ਪਾਬਲੋ ਨੇਰੂਦਾ 
ਸਪੇਨੀ ਭਾਸ਼ਾ ਵਿੱਚ ਲਿਖਣ ਵਾਲਾ ਦੱਖਣੀ ਅਮਰੀਕਾ ਦੇ ਦੇਸ਼ ਚਿੱਲੀ 
ਦਾ ਕਵੀ, ਕਈ ਦੇਸ਼ਾਂ ਵਿੱਚ ਸਫ਼ੀਰ, ਵੀਹ ਤੋਂ ਵੱਧ ਸੈਗੁਹਿਆਂ ਦਾ 
ਰਚੇਤਾ, 1934 ਦੇ ਸਪੇਨੀ ਗ੍ਰਹਿ-ਯੁੱਧ ਦੇ ਪ੍ਭਾਵ ਕਾਰਨ ਕਮਿਊਨਿਸਟ 
ਵਿਚਾਰਧਾਰਾ ਦਾ ਸਮਰਥਕ, ਕਈ ਸਾਲ ਜਲਾਵਤਨ, 1971 ਵਿੱਚ 
ਨੋਬਲ ਪੁਰਸਕਾਰ, ਆਖਰੀ ਉਮਰ ਵਿੱਚ ਫਰਾਂਸ ਵਿੱਚ ਸਫੀਰ, ਫੌਜੀ 
ਜੌਡਲੀ ਵਲ ਰਾਜਪਲਟੇਂ ਦੇ ਬਾਰਾਂ ਦਿਨਾਂ ਬਾਅਦ ਮੌਤ, ਅਨੇਕਾਂ ਇਨਾਮਾਂ 


ਵਿਸ਼ਵਾਸੀ ਪਿੰਜਰੇ 'ਚ ਬੇਦ ਪੰਛੀ ਹੁੰਦਾ ਹੈ, 
ਆਜ਼ਾਦ ਚਿੰਤਕ ਅਪਣੇ ਅਣਥੱਕ ਖੇਭਾਂ ਨਾਲ 
ਬੱਦਲਾਂ ਨੂੰ ਪਾੜ ਕੇ ਉੱਡਣ ਵਾਲਾ ਉਕਾਬ। 
- ਰੌਬਰਟ ਇਗਰਸੋਲ 


98153 17028 


ਦਾ ਵਿਜੇਤਾ, ਵੀਹਵੀਂ ਸਦੀ ਦਾ ਕੌਮਾਂਤਰੀ ਪ੍ਰਸਿੱਧੀ ਵਾਲਾ ਮਹਾਨ ਕਵੀ। ਸਪਾਦਕਾੀ ਬਰਡ 


ਰਾਮ ਸਵਰਨ ਲੱਖੇਵਾਲੀ 


(19094-19731 


ਹੁਣ ਸ਼ਾਇਦ ਕੁਝ ਸਮਾਂ ਹੋਵੇ 


ਸ਼ਾਇਦ ਹਾਲੀ ਵੀ 
ਇਨਸਾਫ਼-ਪਸੈਦ ਹੋਣ ਲਈ ਕੁਝ ਸਮਾਂ ਹੋਵੇ। 
ਕੱਲ੍ਹ , ਸੱਚ ਦੀ ਬੜੀ ਬੇਵਕਤ ਮੌਤ ਹੋਈ ਸੀ। 
ਤੇ ਭਾਵੇਂ ਹਰ ਕਿਸੇ ਨੂੰ ਪਤਾ ਸੀ, 

ਉਹ ਸਭ ਬਹਾਨੇ ਬਣਾ ਰਹੇ ਹਨ। 

ਕਿਸੇ ਨੇ ਵੀ ਉਹਨੂੰ ਫੁੱਲ ਨਹੀਂ ਭੇਜੇ 

ਕਿਸੇ ਨੇ ਵੀ ਉਹਦੇ ਮਰਨ 'ਤੇ 
ਅੱਥਰੂ ਨਹੀਂ ਕੇਰੇ। 

ਸ਼ਾਇਦ ਦੁੱਖ ਤੇ ਭੁੱਖ ਵਿਚਕਾਰ 

ਦਫ਼ਨ ਕਰਨ ਤੋਂ ਥੇਹੜਾ ਜਿਹਾਂ 

ਪਹਿਲਾਂ ਸਾਡੇ ਕੋਲ 

ਮੌਤ ਤੇ ਜੀਵਨ ਵਿਚਕਾਰ , 

ਕੁਝ ਸਮਾਂ ਹੋਵੇ, 

ਇਕ ਗਲੀ ਤੋਂ ਦੂਸਰੀ ਤੀਕ ਜਾਣ ਲਈ 
ਇਕ ਬੈਦਰਗਾਹ ਤੋਂ ਦੂਸਰੀ ਤੀਕ , 

ਤੇ ਅਖੀਰ ਤੇ ਇੱਕ ਆਦਮੀ ਤੋਂ ਦੂਸਰੇ ਤੀਕ, 
ਇਹ ਪਤਾ ਕਰਨ ਲਈ 

ਕਿ ਸੱਚ ਨੂੰ ਅਸਾਂ ਕਤਲ ਕੀਤਾ ਸੀ 

ਜਾਂ ਕਿਸੇ ਹੋਰ ਨੇ 

ਕੀ ਇਹ ਸਾਡੇ ਦੁਸ਼ਮਣਾਂ ਦਾ ਕੈਮਸੀ 

ਜਾਂ ਸਾਡੇ ਪਿਆਰ ਨੇ ਇਹੇ ਜ਼ੁਰਮ ਕੀਤਾ ਸੀ 
ਕਿਉਂਕਿ ਸੱਚ ਹੁਣ ਮਰ ਗਿਆ ਹੈ 


ਘੱਟੋ-ਘੱਟ , ਹੁਣ ਤਾਂ ਅਸੀਂ ਸੱਚੇ ਬਣ ਜਾਈਏ 


ਇਸ ਗੱਲ ਤੋਂ ਪਹਿਲਾਂ 


ਸਾਨੂੰ ਸ਼ੱਕੀ ਯੋਗਤਾ ਵਾਲੇ ਹਥਿਆਰਾਂ ਨਾਲ 


ਲੜਾਈ ਵਿੱਢਣੀ ਪਈ ਸੀ 

ਤੇ ਆਪਣੇ ਆਪ ਨੂੰ ਫੱਟ ਲਾਉਂਦਿਆਂ 
ਅਸੀਂ ਇਹ ਗੱਲ ਵਿੱਸਰ ਗਏ ਸੀ 

ਕਿ ਅਸੀਂ ਕਾਹਦੇ ਲਈ ਲੜ ਰਹੇ ਸੀ। 
ਸਾਨੂੰ ਤੇ ਕਦੇ ਵੀ ਪਤਾ ਨਹੀਂਸੀ ਕਿ 
ਉਹ ਕੌਣ ਸੀ, ਉਹ ਲਹੂ ਜਿਹੜਾ 
ਸਾਨੂੰ ਘੇਰੀ ਖੜਾ ਸੀ। 


ਬੇਐਤ ਵਾਰੀ ਸਾਡੇ `ਤੇ ਦੂਸ਼ਣ ਲੱਗਦੇ ਰਹੇ 


ਸੱਚ ਤਾਂ ਪਹਿਲਾਂ ਹੀ 

ਹਿਸਾ ਕਾਰਨ ਮਰ ਚੁੱਕਾ ਸੀ 

ਹੁਣ ਕਰਨ ਲਈ ਰਹਿ ਕੀ ਗਿਆ ਹੈ 
ਕੀ ਅਸੀਂ ਸਭ ਲੜਾਈ ਹਾਰ ਚੁੱਕੇ ਹਾਂ? 
ਤੇ ਹੁਣ ਮੇਰਾ ਖਿਆਲ ਹੈ ਸ਼ਾਇਦ 
ਅਸੀਂ ਕੁਝ ਇਨਸਾਫ਼ ਪਸੈਦ ਹੋ ਸਕੀਏ 
ਜਾਂ ਜੀਊਂਦੇ ਹੀ ਹੋ ਸਕੀਏ 

ਇਹ ਆਖਰੀ ਵਕਤ ਹੈ, ਸਾਡੇ ਕੋਲ, 
ਇਸ ਪਿੱਛੋਂ ਸਦਾ ਸਦਾ ਲਈ, 


ਜੀਊਂਦੇ ਹੋਣ ਤੇ ਵਾਪਸ ਪਰਤਣ ਲਈ 


ਸਮਾਂ ਨਹੀਂ ਹੋਣਾ। 


ਅਨੁਵਾਦ: ਹਰਭਜਨ ਸਿੰਘ ਹੋਦਲ 


ਜਸਵੈਤ ਮੋਹਾਲੀ 
ਪਾਲ ਬਾਗਪੁਰ 
ਸੁਖਦੇਵ ਧੂਰੀ 

ਸੁਖਦੇਵ ਫਗਵਾੜਾ 
ਭੁਪਿੰਦਰ ਫੌਜੀ 


ਮੁੱਖ ਸੈਪਾਦਕ 
081006010008119660ਧ780.60। 


ਮੈਂਖ ਪੁਥਧਧਕ 
ਸੁਖਵਿਦਰ ਬਾਗਪੁਰ (94174 27538) 


। ਅੱਛਰ ਸਿੰਘ ਖਰਲਵੀਰ, ਕਵੈਂਟਰੀ (ਇੰਗਲੈਂਡ) 
(-44-748-635-1185) 
ਮਾ_ ਭਜਨ ਸਿੰਘ ਕੈਨੇਡਾ 
ਬਲਦੇਵ ਰਹਿਪਾ, ਟਰਾਂਟੋ 

ਸਲਾਨਾ: 100 ਰੁਪਏਂ 

ਵਿਦੇਸ਼: 25 ਯੂ. ਐਸ. ਡਾਲਰ 
।ਚੰਦੇ ਤੇ ਸਹਾਇਤਾ ਦੇ ਚੈਂਕ/ਡਰਾਫਟ ਉੱਪਰ “ਤਰਕਸ਼ੀਲ 
(ਸੁਸਾਇਟੀ ਪੰਜਾਬ (ਫਜਿ.।' ਲਿਖਿਆ ਜਾਵੇ। ਆਨ | 
।ਲਾਈਨ ਪੰਜਾਫ ਨੈਸ਼ਨਲ ਬੈਂਕ ਦਾ ਖਾਤਾ ਨੰ. 
।0044000100282234 


ਤਰਕਸ਼ੀਲ ਚੌਕ, ਬਰਨਾਲਾ-148101 ।ਪੰਜਾਬ) 


ਫੋਨ : 01679-241466 


18. ਕੀ ਮੌਤ ਤੋਂ ਬਾਅਦ ਵੀ ਜ਼ਿੰਦਗੀ 
ਹੈ? ..... 34 
19. ਝੂਠ ਨੂੰ ਝੂਠ ਸਿੱਧ ਕਰਨ ਉੱਤੇ 


4-93 ਆਡੀਟਰ ਪੰਜਾਬ (ਚੰਡੀਗੜ੍ਹ) 
ਮਿਤੀ 17 ਜਨਵਰੀ 1994 ਅਧੀਨ ਰਾਜ 
ਪ੍ਰਵਾਨ ਹੈ। 


ਤੀਸਤਾ ਸੀਤਲਵਾੜ ਭਾਰਤ ਦੀ ਉੱਘੀ ਪੱਤਰਕਾਰ ਅਤੇ ਮਨੁੱਖੀ ਅਧਿਕਾਰ 
ਕਾਰਕੁੰਨ ਹੈ। 2002 ਦੇ ਗੁਜਰਾਤ ਦੇਗਿਆਂ ਦੇ ਪੀੜਤਾਂ ਦੇ ਕੇਸਾਂ ਦੀ ਪੈਰਵੀ 
ਕਰਨ ਲਈ ਬਣਾਏ ਗਏ ਸੈਗਠਨ 11 (10215 ਗਿ 10666ਟ ਦੀ ਉਹ ਸਕੱਤਰ 
ਹੈ। ਗੁਜਰਾਤ ਦੇ ਏ ਟੀ ਐਸ (4701-17011511 50080) (ਅਤਿਵਾਦ ਵਿਰੋਧੀ 
ਦਸਤੇ) ਨੇ ਉਸ ਨੂੰ ਮੁਬਈ ਤੋਂ ਹਿਰਾਸਤ ਵਿੱਚ ਲਿਆ ਹੈ। ਤਤਕਾਲੀ ਮੁੱਖ ਮੇਤਰੀ 
ਦੇਣ ਦਾ ਦੋਸ਼ੀ ਹੋਣ ਦੇ ਲੱਗੇ ਦੋਸ਼ ਤੋਂ ਦੇਸ਼ ਦੀ ਸਰਵ-ਉੱਚ ਅਦਾਲਤ ਵੱਲੋਂ ਕਲੀਨ 
ਚਿਟ ਦਿੱਤੇ ਜਾਣ ਦੇ ਤਰੁੰਤ ਬਾਅਦ ਇਹ ਗਿਫਤਾਰੀ ਹੋਈ ਹੈ। ਕੇਂਦਰੀ ਗ੍ਰਹਿ ਮੇਤਰੀ 
ਅਮਿਤ ਸ਼ਾਹ ਨੇ ਇੱਕ ਮੁਲਾਕਾਤ ਵਿੱਚ ਸਪੱਸ਼ਟ ਰੂਪ ਵਿੱਚ ਕਿਹਾ ਵੀ ਹੈ ਕਿ 
ਤੀਸਤਾ ਨੇ ਗੁਜਰਾਤ ਵਿੱਚ 2002 `ਚ ਮੁਸਲਮਾਨਾਂ ਦੇ ਕਤਲੇਆਮ ਬਾਰੇ ਪੁਲਿਸ 
ਨੂੰ ਤੱਥਹੀਣ ਜਾਣਕਾਰੀ ਦੇ ਕੇ ਗੁੰਮਰਾਹ ਕੀਤਾ ਸੀ। ਇਸ ਬਿਆਨ ਤੋ ਸਪੱਸ਼ਟ 
ਹੁੰਦਾ ਕਿ ਇਹ ਹੀ ਤੀਸਤਾ ਦੀ ਗਿ੍‌ਫਤਾਰੀ ਦਾ ਮੁੱਖ ਕਾਰਨ ਹੈ ਕਿ ਉਹ ਪੀੜਤਾਂ ਦੇ 
ਹੱਕ ਵਿੱਚ ਕਿਉਂ ਖੜ੍ਹੀ। ਤੀਸਤਾ ਅਤੇ ਉਸਦੀ ਟੀਮ 2002 ਕਤਲੇਆਮ ਦੇ 
ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਅਤੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ 
ਦਿਵਾਉਣ ਲਈ ਲੜ ਰਹੀ ਹੈ । ਸੀਤਲਵਾੜ ਦੀ ਗੈਰ ਸਰਕਾਰੀ ਸੈਸਥਾ (4.3.0.) 
ਨੇ ਜ਼ਕੀਆ ਜਾਫ਼ਰੀ ਦੀ ਕਾਨੂੰਨੀ ਲੜਾਈ ਦੌਰਾਨ ਉਸ ਦਾ ਸਹਿਯੋਗ ਕੀਤਾ ਸੀ। 
ਸਾਬਕਾ ਪਾਰਲੀਮੈਂਟ ਮੈਂਬਰ ਅਹਿਸਾਨ ਜਾਫ਼ਰੀ ਦੀ ਪਤਨੀ ਜ਼ਕੀਆ ਜਾਫ਼ਰੀ ਨੇ 
ਦੋਸ਼ੀਆਂ ਨੂੰ ਦਿੱਤੀ ਕਲੀਨ ਚਿੱਟ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਪਤੀ ਨੂੰ ਹਿੰਦੂਤਵੀ 
ਭੀੜਾਂ ਨੇ ਉਸ ਦੇ ਘਰ ਉੱਪਰ ਹਮਲਾ ਕਰਕੇ ਬਹੁਤ ਸਾਰੇ ਮੁਸਲਮਾਨਾਂ ਸਮੇਤ ਜਿੰਦਾ 
ਸਾੜ ਦਿੱਤਾ ਸੀ। ਕੀ ਹੁਣ ਇਸ ਦੇਸ਼ ਵਿੱਚ ਕਿਸੇ ਪੀੜਤ ਦੇ ਨਾਲ ਖੜ੍ਹਨਾ ਵੀ 
ਇੱਕ ਜ਼ੁਰਮ ਬਣ ਗਿਆ ਹੈ ? ਕੀ ਬਿਨ੍ਹਾਂ ਕਿਸੇ ਕਸੂਰ ਤੋਂ ਧਰਮ ਦੇ ਅਧਾਰ `ਤੇ 
ਕਤਲ ਕਰ ਦਿੱਤੇ ਗਏ ਮਨੁੱਖਾਂ ਦੀ ਮੌਤ 'ਤੇ ਵੀ ਚੁੱਪ ਰਹਿਣ ਲਈ ਤੀਸਤਾ ਦੇ ਰਾਹੀਂ 
ਸਮੁੱਚੀ ਲੋਕਾਈ ਨੂੰ ਇੱਕ ਸੈਕੇਤ ਨਹੀਂ ਦਿੱਤਾ ਜਾ ਰਿਹਾ ? ਕੀ ਸਮੇਂ ਦੀਆਂ ਸਰਕਾਰਾਂ 
ਵੱਲੋਂ ਅਜਿਹੇ ਕਤਲਾਂ ਨੂੰ ਰੋਕਿਆ ਜਾਣਾ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ? ਕੀ 
ਕਿਸੇ ਦਾ ਕਤਲ ਸਾਹਮਣੇ ਹੁੰਦਿਆਂ ਵੇਖ ਕੇ ਚੁੱਪ ਰਹਿਣਾ ਅਤੇ ਆਪਣੀ ਰਾਜਕੀ 
ਡਿਊਟੀ ਨਿਭਾਉਣਾ ਕੋਈ ਜੁਰਮ ਨਹੀਂ? ਆਦਿ ਤੀਸਤਾ ਦੀ ਗਿ੍‌ਰਫਤਾਰੀ ਅੱਜ 
ਸਾਨੂੰ ਇਨ੍ਹਾਂ ਸੈਂਕੜੇ ਸਵਾਲਾਂ ਦੇ ਰੂ-ਬ-ਰੂ ਕਰਦੀ ਹੈ। ਇਸ ਗਿਰਫਤਾਰੀ ਦਾ ਸਖਤ 
ਵਿਰੋਧ ਕੀਤਾ ਜਾਣਾ ਚਾਹੀਦਾ। ਸੈਂਕੜੇ ਲੋਕ ਪੱਖੀ ਬੁੱਧੀਜੀਵੀ, ਸਮਾਜਿਕ ਕਾਰਕੁੰਨ 
ਪਹਿਲਾਂ ਹੀ ਭਾਰਤ ਦੀਆਂ ਜੇਲ੍ਹਾਂ ਵਿੱਚ ਝੂਠੇ ਕੇਸਾਂ ਵਿੱਚ ਤੁੰਨੇ ਹੋਏ ਹਨ । ਸਮੂਹ 
ਇਨਸਾਫ ਪਸੈਦ ਲੋਕਾਂ, ਜਥੇਬੋਦੀਆਂ ਨੂੰ ਇਸ ਘੋਰ ਤਾਨਾਸ਼ਾਹੀ ਦੇ ਖ਼ਿਲਾਫ਼ 
ਸੈਘਰਸ਼ ਦੇ ਮੈਦਾਨ `ਚ ਉੱਤਰਣਾ ਚਾਹੀਦਾ। 


ਲੁਲਾਈਂ - ਅਗਸਤ 2022 ] 


ਸਮਾਜਿਕ ਬਦਲ 


ਜੀਅ ਜਿਹਾ ਨਹੀਂ ਲਗਦਾ 


ਪਾਸ਼ 


ਪਿੰਡਾਂ ਦੀ ਜ਼ਿੰਦਗੀ ਦੀ “ਮਿਹਨਤ” ਵਿਚ ਗੁੜ੍ਹੱਚੀ ਹਵਾ 
ਨੂੰ ਲਾਊਡ ਸਪੀਕਰਾਂ ਵਿਚ ਵੱਜਦੇ ਗੈਦੇ ਗੀਤਾਂ ਨੇ ਰੈਧਲਿਆ 
ਕੀਤਾ ਪਿਆ ਹੈ। ਜਿੰਨਾ ਮਾਰੂ ਅਸਰ ਇਨ੍ਹਾਂ ਗੀਤਾਂ ਦਾ ਪਿੰਡਾਂ 
ਦੇ ਘੱਟ ਪੜ੍ਹੇ ਜਾਂ ਅਨਪੜ੍ਹ ਨੌਜੁਆਨ ਮੁੰਡੇ ਕੁੜੀਆਂ 'ਤੇ ਹੁੰਦਾ 
ਹੈ, ਉਹ ਸਾਡੇ ਸਮਾਜ ਵਿਚ ਨਰੋਈਆਂ ਅਤੇ ਸਿਹਤਮੰਦ ਕਦਰਾਂ- 
ਕੀਮਤਾਂ ਪੈਦਾ ਹੀ ਨਹੀਂ ਹੋਣ ਦਿੰਦਾ। 

ਸਾਡੇ ਪਿੰਡ ਦੇ ਅਗਾਂਹ ਵਧੂ ਲੋਕਾਂ ਅਤੇ ਸਿਆਣੇ 
ਪੰਚਾਇਤੀਆਂ ਦੇ ਉੱਦਮ ਨਾਲ ਪਿੰਡ ਦੇ ਇੱਕਠ ਵਿੱਚ ਸਪੀਕਰ 
ਨਾ ਵਜਾਉਣ ਦਾ ਮਤਾ ਰੱਖਿਆ ਗਿਆ। ਹੁਣ ਇਹ ਇਕ 
ਐਸਾ ਮਸਲਾ ਸੀ ਜਿਸਦੇ ਵਿਰੋਧ ਵਿਚ ਬਹੁਤੇ 
ਲੋਕ ਸ਼ਰਮੋ ਸ਼ਰਮੀ ਹੀ ਨਹੀਂ ਬੋਲੇ, ਭਾਵੇਂ ਉਹ 
ਅੰਦਰੋ' ਇਸ ਨੂੰ ਨਾ ਪਸੈਦ ਹੀ ਕਰਦੇ ਹੋਣ। 
ਦੋ ਤਿੰਨ ਅੱਖੜ ਕਿਸਮ ਦੇ ਬੈਦਿਆਂ ਨੇ ਮਤੇ 
ਦਾ ਵਿਰੋਧ ਵੀ ਕੀਤਾ, ਅਤੇ ਉਹ ਕੇਵਲ 
ਉਹੀ ਸਨ ਜਿਨ੍ਹਾਂ ਦੇ ਕੁੜੀਆਂ, ਭੈਣਾਂ ਨਹੀਂ 
ਸਨ। ਸੋ ਮਤਾ ਬਹੁ ਸੈਮਤੀ ਨਾਲ ਪਾਸ ਹੋ 
ਗਿਆ ਅਤੇ ਤਵਿਆਂ ਨੇ ਲੋਕਾਂ ਦੇ ਕੈਨ 
ਖਾਣੇ ਬੈਦ ਕਰ ਦਿੱਤੇ । ਜਿਸ ਦਿਨ ਇਹ 
ਇਕੱਠ ਹੋਇਆ ਸੀ, ਓਦਣ ਪਿੰਡ ਦੇ ਕਈ 
ਨੌਜੁਆਨ ਮੁੰਡੇ ਪਰ੍ਹੇ ਖੜ੍ਹੇ ਮਨਾਂ ਵਿਚ ਹੀ 
ਕਚੀਚੀਆਂ ਵੱਟਦੇ ਰਹੇ। ਵੱਡਿਆਂ ਦੇ ਡਰੋਂ 
ਪੰਚਾਇਤ ਵਿਚ ਆ ਕੇ ਬੋਲਣ ਦਾ ਹੀਆ ਭਾਵੇ 
ਨਾ ਕਰ ਸਕੇ । 

ਅਸੀਂ ਸਾਰੇ ਸਮਝਣ ਲੱਗ ਪਏ ਕਿ ਪਿੰਡ ਦੇ ਅਗਾਂਹ 
ਵਧੂਆਂ ਦੀ ਇਹ ਭਾਰੀ ਜਿੱਤ ਹੈ। ਹੁਣ ਨੌਜੁਆਨਾਂ ਦੀ 
ਮਨੋਦਿਸ਼ਾ ਨੂੰ ਵਿਗੜਨੋ' ਬਚਾਇਆ ਜਾ ਸਕੇਗਾ। ਪਰ ਕੁਝ ਹੀ 
ਮਹੀਨਿਆਂ ਵਿਚ ਮਹਿਸੂਸ ਹੋਇਆ ਕਿ ਅਸੀਂ ਸ਼ੇਖ ਚਿੱਲੀ ਵਾਲੀ 
ਖੁਸ਼ੀ ਮਾਣ ਰਹੇ ਸਾਂ। 

ਅਕਸਰ ਇਹ ਵੇਖਣ ਵਿਚ ਆਉਂਦਾ ਕਿ ਲਾਗਲੇ ਕਿਸੇ 
ਪਿੰਡ ਕੋਈ ਵਿਆਹ ਸ਼ਾਦੀ ਹੋ ਰਹੀ ਹੁੰਦੀ ਤੇ ਸਪੀਕਰਾਂ ਦਾ 
ਕੈਨ ਪਾੜੂ ਸ਼ੋਰ ਹਵਾ `ਤੇ ਸਵਾਰ ਹੋ ਕੇ ਹੱਦਾਂ ਉਲੰਘਦਾ ਹੋਇਆ 
ਸਾਡੇ ਪਿੰਡ ਦੀ ਜੂਹ ਵਿਚ ਆ ਵੜਦਾ । ਕੋਈ ਮੁੰਡਾ ਜੇ ਉਸ 
ਵੇਲੇ ਪੱਠੇ ਕੁਤਰ ਰਿਹਾ ਹੁੰਦਾ ਤਾਂ ਮਸ਼ੀਨ ਖੜ੍ਹੀ ਕਰ ਕੇ ਕੈਨ 
ਉੱਤੇ ਹੱਥ ਰੱਖ ਕੇ ਗੀਤ ਦੀਆਂ ਖਿੰਡਰੀਆਂ ਸੁਰਾਂ ਨੂੰ ਫੜਨ ਦੀ 


ਤਰਕਸ਼ੀਲ 


ਕੋਸ਼ਿਸ਼ ਕਰਨ ਲੱਗਦਾ। ਨੌਜੁਆਨ ਤਾਂ ਕੀ ਕਈ ਸਿਆਣੇ 
ਆਦਮੀ ਵੀ ਹੱਟੀ ਭੱਠੀ ਤੇ ਪਸ਼ੂਆਂ ਦੇ ਵਾੜਿਆਂ ਵਿਚ ਬੈਠ ਕੇ 
ਇਸ 'ਪਾਬੈਦੀ? ਦੀ ਮੁਕਾਣ ਦਿੰਦੇ ਰਹਿੰਦੇ । ਮੈਂ ਇਹਨਾਂ ਗੱਲਾਂ 
ਤੋਂ ਬੜਾ ਦੁਖੀ ਰਹਿੰਦਾ ਤੇ ਇਸ ਸਮੱਸਿਆ ਦਾ ਜ਼ਿਕਰ ਪਿੰਡ 
ਵਿਚਲੇ ਆਪਣੇ ਤੋਂ ਸਿਆਣੇ ਬੰਦਿਆਂ, ਸਾਊ ਵਿਦਿਆਰਥੀਆਂ, 
ਰਿਹਾ। ਪਰ ਕੋਈ ਵੀ ਇਹਦਾ ਹੱਲ ਨਾ ਸੋਚ ਸਕਦਾ। ਇਹ 
ਲੋਕ “ਸਿਆੜ” ਦੇ ਗੀਤ, ਕਵਿਤਾਵਾਂ ਵੀ ਬੜੇ ਸ਼ੌਂਕ ਅਤੇ 
ਪਸੈਦਗੀ ਨਾਲ ਪੜ੍ਹਦੇ ਅਤੇ ਗੁਣਗੁਣਾਉਂਦੇ ਰਹਿੰਦੇ ਹਨ, ਪਰ 
ਇਹ ਗੀਤ ਏਨੇ ਕਾਫੀ ਨਹੀਂ ਹਨ, ਕਿ ਉਨ੍ਹਾਂ ਦੀ 
ਮਾਨਸਿਕ ਸੱਭਿਆਚਾਰਕ ਭੁੱਖ ਨੂੰ ਸਾਰਾ ਮਹੀਨਾ 
ਸੈਤੁਸ਼ਟ ਕਰੀ ਰੱਖਦੇ । 
ਅਸੀਂ ਇਕ ਹੋਰ ਕੰਮ ਸ਼ੁਰੂ ਕੀਤਾ। 
ਇਕੱਲੇ-ਇੱਕਲੇ ਨੌਜੁਆਨ ਨਾਲ ਸਿੱਧੀ ਗੱਲ 
ਦੀ ਮਹਾਨਤਾ ਬਾਰੇ ਜਾਣੂ ਕਰਾਉਣਾ ਅਤੇ 
ਇਹ ਸਮਝਾਉਣ ਦਾ ਯਤਨ ਕਰਨਾ ਕਿ 
ਸਰਮਾਏਦਾਰ ਸਰਕਾਰ ਨੇ ਜਾਣ ਬੁੱਝ ਕੇ ਪਿੰਡਾਂ 
ਵਿਚ ਆਵਾਰਾ ਸਾਹਨਾਂ ਵਾਂਗ ਸਾਡੀ ਰੂਹ 
ਦੀ ਹਰਿਆਲੀ ਚਰ ਜਾਣ ਲਈ ਛੱਡੇ ਹੋਏ ਹਨ। 
ਇਸ ਮੁਹਿੰਮ ਦਾ ਕੁੱਝ ਅਸਰ ਛੇਤੀ ਹੀ ਪੈਂਦਾ ਦਿਸਿਆ 
ਤੇ ਕਈ ਮੌਕੇ ਅਜਿਹੇ ਵੀ ਆਏ ਕਿ ਕਿਤੇ-ਕਿਤੇ ਰਾਤ ਨੂੰ 
ਕੋਈ ਮੁੰਡਾ (ਭਾਵੇਂ ਸ਼ਰਾਬੀ ਹੋ ਕੇ ਹੀ) ਸੈਤ ਰਾਮ ਉਦਾਸੀ ਦਾ 
ਗੀਤ ਬੜਕਾਂ ਮਾਰ-ਮਾਰ ਗਾਉਂਦਾ ਦਿਸਦਾ। ਇਕ ਵਾਰ ਇਹ 
ਦੇਖ ਕੇ ਤਾਂ ਮੈਨੂੰ ਅਤਿਅੰਤ ਖੁਸ਼ੀ ਹੋਈ ਕਿ ਦੋ ਉੱਕਾ ਹੀ 
ਅਨਪੜ੍ਹ ਮੁੰਡੇ ਆਪਣੀ ਹਵੇਲੀ ਵਿਚ ਪਸ਼ੂਆਂ ਕੋਲ ਲੰਮੇ ਪਏ 
ਸੱਭਿਆਚਾਰਕ ਸੈਕਟ ਬਾਰੇ ਗੱਲਾਂ ਕਰ ਰਹੇ ਸਨ। 
ਬਾਹਰਲਾ ਬੂਹਾ ਢੋਇਆ ਹੋਇਆ ਸੀ। ਮੈਂ ਕੈਨ ਲਾ ਕੇ 
ਗੱਲਾਂ ਸੁਣਦਾ ਰਿਹਾ। ਉਹ ਗੌਰਮਿੰਟ ਦੀ ਧੀ-ਭੈਣ ਇਕ ਕਰ 
ਰਹੇ ਸਨ ਕਿ ਸਾਨੂੰ ਗ਼ਲਤ ਪਾਸੇ ਲਾ ਕੇ ਕਿਸ ਤਰ੍ਹਾਂ ਖੱਜਲ 
ਕਰਦੀ ਹੈ। ਮੈਂ ਆਪਣੀ ਖੁਸ਼ੀ ਨੂੰ ਹਿੱਕ ਵਿਚ ਸਾਂਭੀ ਚੁੱਪ ਚਾਪ 
ਪੋਲੇ ਪੈਰੀਂ ਪਰਤ ਆਇਆ। 


ਪਰ ਮੇਰੇ ਇਸ ਉਤਸ਼ਾਹ ਦਾ __ ... ਬਾਕੀ ਪੰਨਾ 9 'ਤੇ 


ਲੁਲਾਈਂ - ਅਗਸਤ 2022 ਉ 


ਚਲੰਤ ਘਟਨਾਵਾਂ 
ਸਭਿਆਚਾਰਕ ਪ੍ਸੈਗ ਵਿੱਚ ਦੇਖਣ ਦੀ ਲੋੜ ਹਮ ਰਾਜ ਸਟੇਨੇ 


੮੩ ੮੨ %੨=- ੨੩ 


ਧਿਡ ਮੁਸੇ ਦਾ ਰਹਿਣ ਵਾਲਾ ਸੀ। ਉਸਦਾ ਅਸਲੀ ਨਾਂਅ 
ਸ਼ੁਭਦੀਪ ਸਿੰਘ ਸੀ। ਉਹ ਸਿੱਧੂ ਮੁਸੇਵਾਲਾ ਦੇ ਨਾਂਅ ਤੇ 
ਜਾਣਿਆ ਜਾਣ ਲੱਗਿਆ। ਉਹ ਆਮ ਸਾਧਾਰਨ ਗੀਤ ਹੀ 
ਲਿਖਦਾ-ਗਾਉਂਦਾ ਸੀ। ਇੱਕ ਨਮੂਨਾ ਲੈਂਦੇ ਹਾਂ:- 

ਚਗਾ ਭਲਾ ਹੱਸਦਾ ਸੀ ਮੋਨ ਕਾਸਤੋ' 

ਆਹ ਜਿਹੜੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜ੍ਹੇ ਆ 

ਮੈਂ ਚਗੀ ਤਰ੍ਹਾਂ ਜਾਣਦਾ ਆ ਕੌਣ ਕਾਸਤੋ' 

ਕੁਛ ਐਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ 

ਕੁਛ ਤੇਨੂੰ ਫੜ ਥੱਲੇ ਲੰਣਾ ਚਾਹੁੰਦੇ ਨੇ 

ਕੁਛ ਕੁ ਨੇ ਆਏ ਇੱਥੇ ਭੁੱਖੇ ਫੇਮ ਦੇ 

ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ 

ਮੁਸੀਬਤ ਤਾਂ ਮਰਦਾਂ 'ਤੇ ਪੈਂਦੀ ਰਹਿਦੀ ਏ 

ਦੱਬੀ ਨਾ ਤੂੰ ਦੁਨੀਆਂ ਸਵਾਦ ਲੈਂਦੀ ਏ 

ਨਾਲੇ ਜਿਹੜੇ ਰਸਤੇ 'ਤੇ ਤੂੰ ਤੁਰਿਆ 

ਐਥੇ ਬਦਨਾਮੀ ਹਾਈ ਰੇਟ ਮਿਲੂਗੀ 

ਨਿਤ ਕੈਟਰੋਵਰਸੀ ਕ੍ਰਿਇਟ ਮਿਲੂਗੀ 

ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ 

ਸੱਚ ਬੋਲੇਗਾ ਤਾਂ ਮਿਲੂ 295 

ਜੇ ਕਰੇਂਗਾ ਤਰੱਕੀ ਪੁੱਤ ਹੇਟ ਮਿਲੂਗੀ 
ਜਾਂ ਅਜਿਹੇ ਹੀ ਹੋਰ ਕਿਸਮ ਦੇ ਹੋਰ ਗੀਤ । ਭਾਵੇਂ ਉਸਦੇ ਗੀਤ 
ਕੋਈ ਅਗਾਂਹਵਧੂ ਸਮਾਜਕ ਤਬਦੀਲੀ ਲਈ ਪ੍ਰੇਰਿਤ ਕਰਨ 
ਵਾਲੇ ਨਹੀਂ ਹੁੰਦੇ ਸਨ ਪਰ ਉਸਦੇ ਗੀਤਾਂ ਅਤੇ ਗਾਉਣ ਕਾਰਨ 
ਉਹ ਆਮ ਨੌਜਵਾਨਾਂ 'ਚ ਇੱਕ ਖਾਸ ਕਿਸਮ ਦੀ ਥਾਂ ਰੱਖਦਾ 
ਸੀ। ਇਹ ਨਹੀਂ ਬਲਕਿ ਉਹ ਬਾਹਰਲੇ ਮੁਲਕਾਂ ਦੇ ਪੋਜਾਬੀਆਂ 
ਦੇ ਚਹੇਤੇ ਗਾਇਕ ਵਜੋਂ ਵੀ ਉਭਰਿਆ ਹੋਇਆ ਸੀ। 

ਸਿੱਧੂ ਮੁਸੇਵਾਲਾ ਦੇ ਕਤਲ ਦੀ ਘਟਨਾ ਤੋਂ ਕਿਨੇ 

ਦਿਨਾਂ ਬਾਅਦ ਵੀ ਚਰਚਾ ਪੂਰੀ ਭਖੀ ਹੋਈ ਹੈ। ਲਗਭਗ 
ਦੀ ਨਿਖੇਧੀ ਕੀਤੀ ਗਈ ਹੈ। ਕਦੇ ਮਾਨਸਾ ਪੁਲਿਸ, ਕਦੇ 


ਤਰਕਸ਼ੀਲ 


ਹਰ ਰੋਜ਼ ਨਵੇਂ ਤੋਂ ਨਵੇਂ ਬਿਆਨ ਜਾਰੀ ਹੋ ਰਹੇ ਹਨ। ਪਰ ਹਾਲ 
ਤੱਕ ਇਸ ਕਤਲ ਕਾਂਡ ਦੀ ਖੋਜ ਕਰਨ ਲਈ ਬਣਾਈ ਸਪੈਸ਼ਲ 
ਇਨਵੈਸਟੀਗੇਸ਼ਨ ਟੀਮ (ਸਿਟ) ਵੱਲੋਂ ਇਹ ਕਤਲ ਕਰਨ ਵਾਲੇ 
ਕੋਈ ਅਤਿਮ ਰਿਪੋਰਟ ਨਹੀਂ ਦਿੱਤੀ ਗਈ। ਜਿਹੜੇ ਵੀ ਕੋਈ 
`ਚ ਪੇਸ਼ ਨਹੀਂ ਕੀਤਾ ਗਿਆ। ਕਹਿਣ ਤੋ ਭਾਵ ਕਿ ਚਾਹੇ 
ਸਰਕਾਰ ਹੋਵੇ ਅਤੇ ਚਾਹੇ ਪੁਲਿਸ, ਇਹ ਲੇਖ ਲਿਖਣ ਤੱਕ 
ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਹੈ। 

ਸ਼ੁਰੂ ਤੋਂ ਲੈ ਕੇ ਹੁਣ ਤੱਕ ਸਰਕਾਰ ਤੇ ਪੁਲਿਸ ਏਜੈਸੀਆਂ 
ਵੱਲੋਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਇਹ ਕਤਲ ਕਿਸੇ 
ਗੈਂਗ ਦੁਆਰਾ ਕੀਤਾ ਗਿਆ ਹੈ। ਕਦੇ ਇਸਨੂੰ ਕਿਸੇ ਗੈਂਗਸਟਰ 
ਦੇ ਨਾਮ ਨਾਲ ਜੋੜਿਆ ਜਾਂਦਾ ਰਿਹਾ ਤੇ ਕਦੇ ਕਿਸੇ ਹੋਰ ਗੈਂਗ 
ਨਾਲ । ਜੇਕਰ ਆਪਾਂ ਸਿਟ ਦੀ ਮਿਟ ਇਹ ਗੱਲ ਮਨ ਵੀ 
ਲਈਏ ਕਿ ਇਹ ਕਤਲ ਕਿਸੇ ਗੈਂਗਸਟਰ ਵੱਲੋਂ ਕੀਤਾ ਜਾਂ 
ਕਰਵਾਇਆ ਗਿਆ ਹੈ ਤਾਂ ਇੱਥੇ ਪਹਿਲਾ ਸਵਾਲ ਇਹ ਪੈਦਾ 
ਹੁੰਦਾ ਹੈ ਕਿ ਸਿੱਧੂ ਮੁਸੇਵਾਲੇ ਨੂੰ ਮਾਰਨ ਵਾਲੇ ਗੈਂਗ ਦਾ ਕੀ 
ਹਿਤ ਸੀ ? ਕੀ ਉਹ ਉਸ ਤੋਂ ਕੋਈ ਰਕਮ ਵਸੂਲਣਾ ਚਾਹੁੰਦਾ 
ਸੀ? ਇਹ ਗੱਲ ਹਾਲ ਤੱਕ ਸਾਹਮਣੇ ਨਹੀਂ ਲਿਆਂਦੀ ਗਈ। 
ਦੂਸਰਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕਿਸੇ ਗੈਂਗ ਨਾਲ 
ਉਸਦੀ ਸਿਆਸੀ ਜਾਂ ਕੋਈ ਨਿੱਜੀ ਦੁਸ਼ਮਣੀ ਸੀ ? ਇਸ ਬਾਰੇ 
ਵੀ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ। 

ਮੁਕਦੀ ਗੱਲ ਇਹ ਕਿ ਇਸ ਕਤਲ ਕਰਨ ਦਾ ਉਦੇਸ਼ 
ਹਾਲ ਤੱਕ ਸਾਹਮਣੇ ਨਹੀਂ ਲਿਆਂਦਾ ਗਿਆ। ਸਾਰੇ ਸਰਕਾਰੀ 
ਬਿਆਨਾਂ 'ਚ, ਚਾਹੇ ਉਹ ਪੁਲਸੀਆ ਟੀਮ ਵੱਲੋਂ ਹੋਣ ਅਤੇ 
ਚਾਹੇ ਰਾਜ ਕਰਦੀ ਸਿਆਸੀ ਪਾਰਟੀ ਵੱਲੋਂ ਬਸ ਇਨਾ ਹੀ 
ਕਿਹਾ ਜਾ ਰਿਹਾ ਹੈ ਕਿ ਮੁਸੇਵਾਲਾ ਦੇ ਕਾਤਲਾਂ ਨੂੰ ਬਖਸ਼ਿਆ 
ਨਹੀ ਜਾਵੇਗਾ। ਆਪ ਪਾਰਟੀ ਦਾ ਸੁਪਰੀਮੋ ਅਰਵਿੰਦ 
ਕੇਜਰੀਵਾਲ ਕਹਿ ਰਿਹਾ ਹੈ ਕਿ ਪੰਜਾਬ ਦੀ ਧਰਤੀ ਤੋੱ 
ਗੈਂਗਸਟਰਾਂ ਦਾ ਸਫਾਇਆ ਕਰ ਦਿੱਤਾ ਜਾਵੇਗਾ। ਆਪ ਪਾਰਟੀ 
ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਾਰੇ ਗੈਂਗਸਟਰ 


ਲੁਲਾਈਂ - ਅਗਸਤ 2022 3 


ਪਿਛਲੀਆਂ ਰਾਜ ਕਰਦੀਆਂ ਸਿਆਸੀ ਪਾਰਟੀਆਂ ਦੀ 
ਛਤਰਛਾਇਆ ਹੇਠ ਹੀ ਬਣੇ , ਪਲੇ ਤੇ ਵਧੇ ਹਨ । ਖੈਰ...। 

ਅਖਬਾਰੀ ਖਬਰਾਂ ਅਨੁਸਾਰ ਇਨ੍ਹਾਂ ਸਵਾਲਾਂ 'ਚੋਂ ਹੀ 
ਵੱਡਾ ਇੱਕ ਹੋਰ ਤਕਨੀਕੀ ਸਵਾਲ ਵੀ ਉਭਰ ਆਉਂਦਾ ਹੈ 
ਜਿਸ ਬਾਰੇ ਤਫਤੀਸ਼ੀ ਏਜੈਸੀਆਂ ਤੇ ਸਰਕਾਰ ਹਾਲੇ ਤੱਕ ਚੁੱਪ 
ਹਨ । ਖ਼ਬਰਾਂ ਅਨੁਸਾਰ ਇਸ ਕਤਲ 'ਚ ਏ.ਐਨ. 94 ਨਾਮ ਦਾ 
ਹਥਿਆਰ ਵਰਤੇ ਜਾਣ ਦਾ ਤੱਥ ਸਾਹਮਣੇ ਆਇਆ ਹੈ। ਇਹ 
ਹਥਿਆਰ ਨਾ ਤਾਂ ਕਿਸੇ ਆਮ ਵਿਅਕਤੀ ਕੋਲ ਅਤੇ ਨਾ ਹੀ 
ਕਿਸੇ ਅਸਲਾ ਡੀਲਰ ਕੋਲ ਹੁੰਦਾ ਹੈ। ਖ਼ਬਰਾਂ ਅਨੁਸਾਰ ਇਹ 
ਹਥਿਆਰ ਰੂਸੀ ਹਥਿਆਰ ਹੈ। ਭਾਵੇ' ਸਰਕਾਰ ਵੱਲੋ ਤਾਂ ਨਹੀ 
ਕਿਹਾ ਗਿਆ ਪਰ ਅਜਿਹਾ ਹਥਿਆਰ ਕਿਸੇ ਸਰਕਾਰੀ ਏਜੈਸੀ 
ਕੋਲ ਜਾਂ ਫੌਜ ਆਦਿ ਕੋਲ ਹੀ ਹੋ ਸਕਣ ਦੀ ਸੈਭਾਵਨਾ ਹੋ 
ਸਕਦੀ ਹੈ। ਹੁਣ ਇੱਥੇ ਇਹ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ 
ਅਜਿਹਾ ਹਥਿਆਰ ਕਿਸੇ ਗੈਂਗ ਕੋਲ ਕਿਵੇਂ ਆ ਗਿਆ ? ਇਹ 
ਇੱਕ ਵੱਡਾ ਸੁਆਲ ਹੈ ਜਿਸ ਬਾਰੇ ਪੁਲਿਸ ਅਤੇ ਸਰਕਾਰ ਨੂੰ 
ਸਾਫ ਕਰਨਾ ਪਵੇਗਾ। 

ਇਸ ਤੋਂ ਅਗਲਾ ਮਹੱਤਵਪੁਰਨ ਸਵਾਲ ਇਹ ਪੈਦਾ 
ਹੁੰਦਾ ਹੈ ਕਿ ਨੌਜਵਾਨ ਇਸ ਵਰਤਾਰੇ ਵੱਲ ਕਿਉਂ ਰੁਚਿਤ ਹੋ 
ਜਾਂਦੇ ਹਨ ? 

ਹਰ ਆਮ ਸੂਝ-ਬੂਝ ਵਾਲਾ ਤੇ ਆਮ ਹਾਲਤਾਂ ਬਾਰੇ 
ਮਾੜੀ ਮੋਟੀ ਜਾਣਕਾਰੀ ਰੱਖਣ ਵਾਲਾ ਇਨਸਾਨ ਜਾਣਦਾ ਹੈ 
ਕਿ ਸਾਡੀਆਂ ਹਕੂਮਤਾਂ ਨੇ ਸਾਡੇ ਦੇਸ 'ਚ ਅਜਿਹੀ ਹਾਲਤ 
ਬਣਾਈ ਹੋਈ ਹੈ ਕਿ ਇੱਥੇ ਨੌਜਵਾਨ ਰੁਜ਼ਗਾਰ ਪੱਖੋਂ ਦਰ-ਦਰ 
ਦੀਆਂ ਠੋਕਰਾਂ ਖਾ ਰਹੇ ਹਨ, ਕਿਨੇ ਹੀ ਨੌਜਵਾਨ ਆਪਣਾ ਹੀ 
ਨਹੀਂ ਬਲਕਿ ਬਾਪ-ਦਾਦੇ ਦਾ ਸਭ ਕੁੱਝ ਵੇਚ- ਵੱਟਕੇ ਵਿਦੇਸ਼ਾਂ 
ਵੱਲ ਜਾ ਰਹੇ ਹਨ। ਕਿਉਂ ? ਕਿਉਂਕਿ ਉਨ੍ਹਾਂ ਨੂੰ ਸਾਡੇ ਦੇਸ਼ 
ਅਦਰ ਆਪਣਾ ਕੋਈ ਚੰਗੇਰਾ ਤਾਂ ਛੱਡੋਂ ਮਾੜਾ-ਮੋਟਾ ਗੁਜ਼ਾਰੇ 
ਜੋਗਾ ਭਵਿੱਖ ਵੀ ਦਿਖਾਈ ਨਹੀਂ ਦਿਦਾ। ਪਰ ਕਿਉਕਿ ਸਾਰੇ 
ਨੌਜਵਾਨ ਤਾਂ ਬਾਹਰ ਨਹੀਂ ਗਏ। ਜਿੱਡਾ ਵੱਡਾ ਹਿੱਸਾ 
ਨੌਜਵਾਨਾਂ ਦਾ ਸਾਡੇ ਦੇਸ਼ ਅਦਰ ਰਹਿ ਰਿਹਾ ਹੈ ਉਹ ਖੌਫ਼ਨਾਕ 
ਭਵਿੱਖ ਤੋਂ ਤ੍ਹਿਆ ਹੋਇਆ ਹੈ ਅਤੇ ਅੱਕੀਂ-ਪਲਾਹੀਂ ਹੱਥ- 
ਪੈਰ ਮਾਰਦਿਆਂ ਸਾਹ-ਵਰੋਲ ਰਿਹਾ ਹੈ। ਚਾਰ-ਚੁਫੇਰੇ ਫੈਲੀ ਇਹੋ- 
ਜਿਹੀ ਨਿਰਾਸ਼ਤਾ ਭਰੀ ਹਾਲਤ 'ਚ ਉਨ੍ਹਾਂ ਨੂੰ ਗਾਇਕਾਂ ਦੇ 
ਅਤੇ ਹਕੂਮਤਾਂ ਵੱਲੋਂ ਵੱਡੇ ਵੱਡੇ ਪਰ ਥੋਥੇ ਦਾਅਵਿਆਂ ਵਾਲੀ 
ਕਲਪਿਤ ਦੁਨੀਆਂ ਦੀ ਖੂਬਸੂਰਤੀ ਹੀ ਧੂਹ ਪਾਉਂਦੀ ਹੈ। ਇਹ 
ਕਲਪਿਤ ਹਸੀਨ ਦੁਨੀਆਂ 'ਚ ਜਿਉਣ ਲਈ ਉਹ ਦੋ ਰਾਸਤੇ 
ਚੁਣਦੇ ਹਨ: ਪਹਿਲਾ ਤਾਂ ਨਸ਼ਿਆਂ ਦਾ ਰਾਹ, ਅਤੇ ਦੂਸਰਾ 


੭0 


ਤਰਕਸ਼ੀਲ 


ਫੋਕੀ ਸ਼ੋਹਰਤਬਾਜ਼ੀ ਲਈ ਗੈਂਗਸਟਰ ਬਣਨ ਦਾ ਰਾਹ। ਇਹ 
ਗੱਲਾਂ ਕਰਨ ਤੋ ਸਾਡਾ ਭਾਵ ਇਹ ਹੈ ਕਿ ਜੇਕਰ ਮੁਸੇਵਾਲੇ ਦੇ 
ਕਤਲ ਨੂੰ ਕਿਸੇ ਗੈਂਗਸਟਰ ਵੱਲੋਂ ਜਾਂ ਉਸਦੇ ਇਸ਼ਾਰੇ 'ਤੇ 
ਕੀਤਾ ਗਿਆ ਕਤਲ ਵੀ ਮੈਨ ਲਿਆ ਜਾਵੇ ਤਾਂ ਇਸ ਵਿੱਚ 
ਵੀ ਬੁਨਿਆਦੀ ਤੌਰ 'ਤੇ ਸਾਡੀਆਂ ਹਕੂਮਤਾਂ ਦੀ ਭੂਮਿਕਾ ਹੀ 
ਬਣ ਜਾਂਦੀ ਹੈ ਜਿਨ੍ਹਾਂ ਨੇ ਨੌਜਵਾਨਾਂ ਦੇ ਅੱਖਾਂ ਅੱਗੇ ਹਨ੍ਹੇਰਾ 
ਕਰ ਰੱਖਿਆ ਹੈ। ਉੱਪਰੋਂ ਸਭਿਆਚਾਰਕ ਖੇਤਰ 'ਚ ਅਤੇ 
ਸਿਆਸੀ ਮਚਾਂ ਤੋਂ ਕਲਪਿਤ ਹਸੀਨ ਸੁਪਨੇ ਦਿਖਾਏ ਜਾ ਰਹੇ 
ਹਨ। 

ਇਸ ਦੀ ਇੱਕ ਮਿਸਾਲ ਲਵੋ। ਆਹ ਹੁਣੇ ਹੁਣੇ 
ਕੇਂਦਰ ਦੀ ਭਾਜਪਾਈ ਹਕੂਮਤ ਨੇ ਨੌਜਵਾਨਾਂ ਨੂੰ ਇੱਕ ਨਵਾਂ 
ਅਹੁਦਾ ਦੇਣ ਦੀ ਗੱਲ ਕੀਤੀ ਹੈ। ਉਹ ਇਹ ਕਿ ਨੌਜਵਾਨਾਂ 
ਨੂੰ ਚਾਰ ਸਾਲ ਲਈ ਫੌਜ਼ ਵਿੱਚ ਭਰਤੀ ਕੀਤਾ ਜਾਵੇਗਾ ਪਰ 
ਇੱਕ ਫੌਜੀ ਵਜੋਂ ਨਹੀਂ ਬਲਕਿ ਅਗਨੀਵੀਰ ਵਜੋਂ ।ਅਗਨੀਵੀਰ 
ਕੀ ਹੋਇਆ ? ਅਸੀਂ ਮਿਥਿਹਾਸ ਪੜ੍ਹਦੇ ਹਾਂ ਉਸ `ਚ 
ਅਗਨਬਾਣਾਂ (ਅਗਨੀਤੀਰਾਂ) ਦਾ ਜ਼ਿਕਰ ਆਉਂਦਾ ਹੈ। ਉਹ 
ਤਾਂ ਕਹਾਉਂਦੇ ਸਨ ਅਗਨਬਾਣ । ਫਿਰ ਅੱਜ ਜਿਹੜੇ ਨੌਜਵਾਨ 
ਭਰਤੀ ਹੋਣਗੇ ਉਹ ਕਹਾਉਣਗੇ ਅਗਨੀਵੀਰ ਭਾਵ ਕਿ ਅੱਗ 
ਵਰ੍ਹਾਉਣ ਵਾਲੇ। ਇਹ ਅਗਨੀਵੀਰਾਂ ਨੂੰ ਭਰਤੀ ਕਰਨ ਵਾਲੀ 
ਸਕੀਮ ਦਾ ਨਾਂਅ ਵੀ ਅਗਨੀਪਥ (ਅੱਗ 'ਤੇ ਤੁਰਨ ਦਾ 
ਰਾਹ) ਹੈ। ਇਹ ਅਗਨੀਵੀਰ ਹੋਣਗੇ ਵੀ ਸਿਰਫ ਚਾਰ ਸਾਲ 
ਲਈ। ਭਾਵ ਜਦੋਂ ਕੇਂਦਰੀ ਹਕੂਮਤ ਨੇ ਉਨ੍ਹਾਂ ਨੂੰ ਆਪਣੇ 
ਮਕਸਦ ਲਈ ਵਰਤ ਲਿਆ ਤਾਂ ਫਿਰ ਉਹਨਾਂ ਨੂੰ ਹਟ-ਪਾਸੇ 
ਕਹਿ ਦਿੱਤਾ ਜਾਵੇਗਾ। ਹਾਂ, ਕਹਿਣ ਨੂੰ ਹਕੂਮਤ ਇਹੀ ਕਹਿ 
ਰਹੀ ਹੈ ਕਿ ਇਹ ਅਗਨੀਵੀਰ ਦੇਸ਼-ਭਗਤੀ ਦੇ ਜ਼ਜਬੇ ਵਾਲੇ 
ਹੋਣਗੇ । ਭਲਾਂ, ਇਨ੍ਹਾਂ ਨੂੰ ਕੋਈ ਪੁੱਛੇ ਕਿ ਜਿਹੜੇ ਨੌਜਵਾਨ 
ਫੌਜੀ ਦੇ ਤੌਰ 'ਤੇ ਭਰਤੀ ਹੁੰਦੇ ਸਨ ਤੇ ਹਨ, ਉਨ੍ਹਾਂ 'ਚ ਦੇਸ਼- 
ਭਗਤੀ ਦਾ ਜ਼ਜਬਾ ਨਹੀਂ ਹੁੰਦਾ ? ਜਾਂ ਜੇਕਰ ਇਨ੍ਹਾਂ ਨੌਜਵਾਨਾਂ 
ਨੂੰ ਫੌਜ 'ਚ ਪਹਿਲਾਂ ਦੀ ਤਰ੍ਹਾਂ ਹੀ ਭਰਤੀ ਕਰ ਲਿਆ ਜਾਂਦਾ ਹੈ 
ਤਾਂ ਕੀ ਇਨ੍ਹਾਂ 'ਚ ਦੇਸ਼ ਭਗਤੀ ਦਾ ਜ਼ਜਬਾ ਨਹੀਂ ਹੋਵੇਗਾ ? 
ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਮੂਸੇਵਾਲਾ ਦੇ ਕਤਲ 
ਲਈ ਕਿਸੇ ਅਜਿਹੇ ਢੈਗ ਤੇ ਸੈਦ ਦੀ ਵਰਤੋਂ ਤਾਂ ਨਹੀਂ ਹੋਈ ? 
ਇਹ ਤਫਤੀਸੀ ਏਜੈਸੀਆਂ ਅਤੇ ਸਰਕਾਰ ਦਾ ਕੈਮ ਹੈ ਕਿ ਇਸ 
ਪੱਖ ਵੱਲ ਧਿਆਨ ਦੇਣ। 

ਇਹ ਕੋਈ ਮਨੋ-ਕਲਪਨਾ ਨਹੀਂ ਹੈ। ਇਤਿਹਾਸ 
ਪੜ੍ਹੀਏ ਤਾਂ ਪਤਾ ਚੱਲਦਾ ਹੈ ਕਿ ਪਹਿਲਾਂ ਵੀ ਜਰਮਨ "ਚ 
ਹਿਟਲਰ ਵਰਗੇ ਤਾਨਾਸ਼ਾਹ ਹਾਕਮਾਂ ਨੇ ਅਜਿਹੀਆਂ ਟੁਕੜੀਆਂ 
ਤਿਆਰ ਕੀਤੀਆਂ ਅਤੇ ਲੋਕਾਂ ਦੇ ਵਿਰੁੱਧ ਵਰਤੀਆਂ ਸਨ। 


ਲੁਲਾਈਂ - ਅਗਸਤ 2022 2 


ਸਾਡੀ ਅੱਜ ਦੀ ਕੇਂਦਰੀ ਹਕੂਮਤ ਵੀ ਹਿਟਲਰ ਦੀ ਵਿਚਾਰਧਰਾ 
ਦੇ ਪਦ-ਚਿੰਨ੍ਹਾਂ 'ਤੇ ਚੱਲਦੀ ਹੈ। ਹਿਟਲਰ ਦੀ ਵਿਚਾਰਧਾਰਾ 
ਦਾ ਇੱਕ ਨਮੂਨਾ ਲਵੋ । ਹਿਟਲਰ ਨੇ ਆਪਣੀ ਸਵੈ-ਜੀਵਨੀ 
“ਮੇਰੀ ਜੱਦੋਜਹਿਦ” 'ਚ ਲਿਖਿਆ: 

“ਆਮ ਜਨਤਾ ਦੀ ਮਾਨਸਿਕਤਾ 'ਤੇ ਉਹੀ ਛਾ 
ਸਕਦਾ ਹੈ ਜੋ ਫੌਲਾਦ ਵਾਂਗ ਮਜ਼ਬੂਤ ਅਤੇ ਹਠਧਰਮੀ 
ਹੋਵੇ ।....ਲੋਕਾਂ ਦੇ ਸਮੂਹ ਦੀ ਮਾਨਸਿਕਤਾ ..ਇਹੋ-ਜਿਹੀ 
ਹੁੰਦੀ ਹੈ ਕਿ ਉਹ ਇਹੋ-ਜਿਹੇ ਹੁਕਮਰਾਨ ਹੇਠ ਮਾਨਸਿਕ 
ਤੌਰ 'ਤੇ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਹਨ ਜੋ 
ਹਰ ਕਿਸਮ ਦੇ ਵਿਰੋਧ ਨੂੰ ਸਖਤੀ ਨਾਲ ਦਰੜਕੇ ਰੱਖ ਦੇਣ 
ਵਾਲਾ ਹੋਵੇ ਨਾ ਕਿ ਉਸ ਹੁਕਮਰਾਨ ਤੋ ਜਿਹੜਾਂ ਉਨ੍ਹਾਂ ਨੂੰ 
ਧਾਰਮਿਕ ਜਾਂ ਕਿਸੇ ਕਿਸਮ ਦੀ ਹੋਰ ਕੱਟੜਤਾ ਤੋ ਬਾਹਰ 
ਜਾਣ ਦੀ ਖੁੱਲ੍ਹ ਦਿੰਦਾ ਹੋਵੇ...ਇਸ ਲਈ ਇੱਕ ਇਹੋਂ- 
ਜਿਹੀ ਸਖਸ਼ੀਅਤ ਉਭਾਰੀ ਜਾਣੀ ਚਾਹੀਦੀ ਹੈ ਜੋ ਕੱਟੜ 
ਹੋਵੇ...ਉਨ੍ਹਾ ਰਾਜਾਂ ਵਿੱਚ ਜਿੱਥੇ ਖੂਨ ਦਾ ਰਿਸ਼ਤਾ ਇੱਕ 
ਨਾ ਹੋਵੇ ਤੇ ਇੱਕ ਜਾਤੀ-ਨਸਲ ਦੇ ਲੋਕ ਨਾ ਹੋਣ ਉੱਥੇ 
ਲਾਜ਼ਮੀ ਹੀ ਕਠੋਰ ਕੇੱਦਰੀ ਰਾਜ ਦੀ ਹਕੁਮਤ ਹੋਣੀ 
ਚਾਹੀਦੀ ਹੈ ਜੋ ਆਜ਼ਾਦ ਤੇ ਆਪਣੇ ਤੋ ਵੱਖਰੀਆਂ ਰੁਚੀਆਂ 
ਨੂੰ ਮਸਲ ਦੇਵੇ”। 

ਉਪਰੋਕਤ ਹਵਾਲਾ ਇਸ ਲਈ ਲਿਆ ਗਿਆ ਹੈ 
ਕਿ ਕਿਉਂਕਿ ਸਾਡੇ ਦੇਸ਼ ਵਿੱਚ ਵੀ ਇੱਕ ਜਾਤੀ ਜਾਂ ਨਸਲ 
ਨਹੀਂ ਹੈ। ਇਸ ਲਈ ਸਾਡੇ ਦੇਸ਼ ਦੀ ਕੇਂਦਰੀ ਹਕੂਮਤ ਪ੍ਰਧਾਨ 
ਵਜੋਂ ਉਭਾਰ ਰਹੀ ਹੈ, ਹਿੰਦੂ ਕਹੀ ਜਾਣ ਵਾਲੀ ਜਾਤੀ ਤੋ 
ਬਾਹਰ ਸਾਰੀਆਂ ਜਾਤੀਆਂ ਅਤੇ ਨਸਲਾਂ ਨੂੰ ਅਤੇ ਹੋਰ ਹਰ 
ਜਮਹੂਰੀ ਅਤੇ ਧਰਮ-ਨਿਰਪੱਖ ਰੁਚੀਆਂ ਰੱਖਣ ਵਾਲਿਆਂ ਨੂੰ 
ਮਸਲ ਰਹੀ ਹੈ। ਇਹ ਸਾਰਾ ਕੁੱਝ ਸਾਡੀਆਂ ਅੱਖਾਂ ਸਾਹਮਣੇ ਹੋ 
ਰਿਹਾ ਹੈ। ਉਹ ਕਿਵੇਂ ? 

ਇਸ ਦੀ ਇੱਕ ਹੀ ਮਿਸਾਲ ਕਾਫੀ ਹੈ ਉਹ ਹੈ 
ਬੁਲਡੋਜ਼ਰ ਦੀ । ਯੂ.ਪੀ. ਤੋਂ ਖਬਰ ਹੈ ਕਿ ਉੱਥੇ ਭਾਜਪਾਈ 
ਦੇ ਵਿਰੋਧ `ਚ ਮੁਜ਼ਾਹਰੇ ਹੋਏ । ਕਿਸੇ ਮੁਜ਼ਾਹਰੇ ਦੀ ਅਗਵਾਈ 
ਕਰਨ ਵਾਲੇ ਦੇ ਮਕਾਨ 'ਤੇ ਬੁਲਡੋਜ਼ਰ ਚਲਾਕੇ ਢਹਿ-ਢੇਰੀ 
ਕਰ ਦਿੱਤਾ ਗਿਆ। ਜੇ ਆਪਾਂ ਇਹ ਮੈਨ ਕੇ ਵੀ ਗੱਲ ਕਰੀਏ 
ਕਿ ਉਸ ਮਜ਼ਾਹਰੇ ਦੀ ਅਗਵਾਈ ਕਰਨ ਵਾਲਾ ਵਿਅਕਤੀ 
ਦੋਸ਼ੀ ਵੀ ਸੀ ਤਾਂ ਕੀ ਸਰਕਾਰ ਵੱਲੋਂ ਬੁਲਡੋਜ਼ਰ ਚਲਾਕੇ 
ਉਸਦਾ ਮਕਾਨ ਢਹਿ-ਢੇਰੀ ਕਰ ਦੇਣਾ ਕਾਨੂੰਨ ਅਨੁਸਾਰ 
ਜ਼ਾਇਜ਼ ਹੈ ? ਨਹੀਂ, ਬਿਲਕੁਲ ਵੀ ਨਹੀਂ। ਕਿਉਂਕਿ ਇਸਦਾ 


ਤਰਕਸ਼ੀਲ 


ਫੈਸਲਾ ਤਾਂ ਅਦਾਲਤਾਂ ਨੇ ਕਰਨਾ ਹੁੰਦਾ ਹੈ ਕਿ ਕੌਣ ਦੋਸ਼ੀ ਹੈ 
ਅਤੇ ਕਿੰਨਾ ਕੁ ਉਸ ਦਾ ਦੋਸ਼ ਹੈ ਅਤੇ ਉਸਨੂੰ ਇਸ ਦੋਸ਼ 
ਸਬੈਧੀ ਕੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਹ ਫੈਸਲਾ 
ਕਿਸੇ ਸਰਕਾਰ ਨੂੰ ਕਰਨ ਦਾ ਅਧਿਕਾਰ ਸੈਵਿਧਾਨਕ ਕਾਨੂੰਨ 
ਅਨੁਸਾਰ ਤਾਂ ਨਹੀਂ ਹੈ। ਨਾਲੇ ਫਿਰ ਅਦਾਲਤਾਂ ਕਿਸ ਕੈਮ 
ਲਈ ਬਣਾਈਆਂ ਹੋਈਆਂ ਹਨ ਜੇਕਰ ਸਰਕਾਰਾਂ ਨੇ ਹੀ ਆਪਣੇ 
ਤੌਰ 'ਤੇ ਨਿਆਂਪਾਲਿਕਾ ਦੀ ਭੂਮਿਕਾ ਨਿਭਾਉਂਦਿਆਂ ਸਜ਼ਾ 
ਦੇਣ ਦੇ ਫੁਰਮਾਨ ਸੁਣਾਉਣੇ ਹਨ ? ਇਹੀ ਤਾਂ ਹਿਟਲਰੀ 
ਫਾਰਮੂਲਾ ਕਿ ਅਜਿਹੀ “ਹਕੂਮਤ ਹੋਣੀ ਚਾਹੀਦੀ ਹੈ ਜੋ ਅਜ਼ਾਦ 
ਤੋਂ ਆਪਣੇ ਤੋ ਵੱਖਰੀਆਂ ਰੁਚੀਆਂ ਨੂੰ ਮਸਲ ਦੇਵੇ।” ਇਹ 
ਭੀ ਸਭ ਦੇ ਯਾਦ ਹੀ ਹੋਵੇਗਾ ਕਿ ਇਹੀ ਬੁਲਡੋਜ਼ਰੀ ਦਹਿਸ਼ਤ 
ਦਿੱਲੀ 'ਚ ਵੀ ਪਾਈ ਗਈ ਸੀ। 

ਇੱਥੇ ਕਿਸੇ ਨੂੰ ਲੱਗ ਸਕਦਾ ਹੈ ਕਿ ਇਹ ਹਾਲਤਾਂ 
ਵਿਚਾਰ-ਅਧੀਨ ਲਿਆਉਣ ਦਾ ਮੁਸੇਵਾਲਾ ਦੇ ਕਤਲ ਨਾਲ 
ਕੀ ਸਬਧ ਹੋ ਸਕਦਾ ਹੈ ? ਭਾਵੇਂ ਇਹ ਸਬੈਧ ਬਾਹਰੋਂ ਜ਼ਾਹਰਾ 
ਤੌਰ 'ਤੇ (/008€3//) ਨਾ ਵੀ ਦਿਖਾਈ ਦਿੰਦਾ ਹੋਵੇ ਪਰ 
ਜਿਹੋ-ਜਿਹਾ ਦੇਸ਼-ਵਿਆਪੀ ਦਹਿਸ਼ਤ-ਭਰਿਆ ਸਿਆਸੀ- 
ਸਮਾਜੀ ਮਾਹੋਲ ਬਣਾਇਆ ਜਾ ਰਿਹਾ ਹੈ, ਉਸ ਤੋਂ ਹਾਲ ਤੱਕ 
ਸਿਰਫ ਪੈਜਾਬ, ਪੱਛਮੀ ਬਗਾਲ ਅਤੇ ਤਾਮਿਲਨਾਡੂ ਆਦਿ 
ਸੂਬੇ ਹੀ ਅਜੇ ਕੁੱਝ ਕੁ ਬਚੇ ਹੋਏ ਹਨ। ਫਿਰ ਇੱਥੇ ਵੀ ਅਜਿਹਾ 
ਦਹਿਸ਼ਤ ਵਾਲਾ ਮਾਹੌਲ ਬਣਾਉਣ, ਫਿਰਕਿਆਂ `ਚ ਪਾਟਕ 
ਪਾਉਣ ਲਈ ਵੀ ਕੀ ਹਕੂਮਤ ਅਜਿਹਾ ਕੁੱਝ ਨਹੀਂ ਕਰ ਸਕਦੀ 
ਕਿ ਇਹ ਸੂਬੇ ਵੀ ਕਮਜ਼ੋਰ ਹੋਣ ਤਾਂ ਕਿ ਇਨ੍ਹਾਂ ਨੂੰ ਹਥਿਆਉਣਾ 
ਵੀ ਸੌਖਾ ਹੋ ਜਾਵੇ ? ਉਸ ਦੀਆਂ ਅੱਖਾਂ `ਚ ਤਾਂ ਇਹ ਤਿੰਨੇ 
ਸੂਬੇ ਹੀ ਰੜਕ ਰਹੇ ਹਨ। ਇਹ ਸਭ ਕੁੱਝ ਮੁਮਕਿਨ ਹੈ ਕਿਉਂਕਿ 
ਇਹ ਆਮ ਹੀ ਪ੍ਰਚਾਰਿਆ ਜਾਂਦਾ ਹੈ ਕਿ “ਮੋਦੀ ਹੈ ਤੋ ਮੁਮਕਿਨ 
ਹੈ”। 

ਮੁਕਦੀ ਗੱਲ, ਇਸ ਘਟਨਾ ਨੂੰ ਸਮੁੱਚੀ ਦੇਸ਼-ਪੱਧਰੀ 
ਰਾਜਨੀਤਿਕ-ਆਰਥਿਕ-ਸਮਾਜਿਕ-ਸਭਿਆਚਾਰਕ ਹਾਲਤ 
ਨਾਲੋਂ ਤੋੜਕੇ ਦੇਖਣ ਨਾਲ ਹੀ ਅਸੀਂ ਕਿਸੇ ਠੀਕ ਨਤੀਜੇ 'ਤੇ 
ਪਹੁੰਚ ਸਕਾਂਗੇ 

98769 53561 


ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 
ਪਰੀਖਿਆ ਦੀ ਮਿਤੀ : 


24- 25 ਜੁਲਾਈ 2022 


ਲੁਲਾਈਂ - ਅਗਸਤ 2022 5 


ਖ਼ਬਰ ਹੈ ਕਿ 


ਖੇੜਾ ਦੇ ਮੰਦਿਰ ਦੇ ਆਸ਼ਰਮ ਵਿਚ ਛਪ ਰਹੇ ਸੀ ਨਕਲੀ ਨੋਟ 

ਗੁਜਰਾਤ ਪੁਲਿਸ ਨੇ 2000 ਰੁਪਏ ਦੇ ਨਕਲੀ ਨੋਟ 
ਛਾਪ ਰਹੇ ਇਕ ਗੈਂਗ ਦਾ ਪਰਦਾਫਾਸ਼ ਕਰਕੇ ਸਵਾਮੀ ਨਰਾਇਣ 
ਸੰਪ੍ਰਦਾਇ ਦੇ ਇੱਕ ਸਾਧੂ, ਗੈਂਗ ਦੇ ਮੁੱਖ ਸੂਤਰਧਾਰ ਸਮੇਤ 5 
ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗੈਂਗ ਹੁਣ ਤੱਕ 1 .26 
ਕਰੋੜ ਰੁਪਏ ਦੀ ਕੀਮਤ ਦੇ ਨਕਲੀ ਨੋਟ ਛਾਪ ਚੁੱਕਾ ਹੈ। ਇਸ 
ਵਿਚੋਂ 70 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਹੋਏ ਹਨ । ਇਹ 
ਨਕਲੀ ਨੋਟਾਂ ਦੀ ਡਿਲੀਵਰੀ 'ਪ੍ਰਸ਼ਾਦ” ਵਾਲੇ ਬਕਸਿਆਂ ਵਿਚ 
ਕਰਦੇ ਸਨ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਸੂਰਤ ਦੇ 


ਸ਼ਿਵਲਿੰਗ ਸਮਝ ਕੇ ਐੱਲ. ਈ. ਡੀ. ਬਲਬ ਦੀ 
ਪੂਜਾ, ਪੰਦਰਾਂ ਸੰ ਰੁਪਏ ਆਇਆ ਚੜ੍ਹਾਵਾ 

ਬਦਾਯੂੰ ਨੇੜਲੇ ਕੁੰਵਰਗਾਂਵ ਇਲਾਕੇ ਦੇ ਪਿੰਡ ਫੌਜ 
ਵਿਚ ਔਧ ਵਿਸ਼ਵਾਸ ਅਧੀਨ ਲੋਕ ਐਲ.ਈ.ਡੀ. ਬਲਬ ਨੂੰ 
ਸ਼ਿਵਲਿੰਗ ਸਮਝ ਕੇ ਉਸਦੀ ਪੂਜਾ ਕਰਦੇ ਰਹੇ। ਇਸ ਪਿੰਡ 
ਵਿਚ ਇੱਕ ਵਿਅਕਤੀ ਆਪਣੀ ਪਸ਼ੂ-ਸ਼ਾਲਾ ਵਿਚ ਸਫਾਈ 
ਕਰ ਰਿਹਾ ਸੀ। ਝਾੜੂ ਲਗਾਉਣ ਦੇ ਦੌਰਾਨ ਅਚਾਨਕ ਪਸ਼ੂ 
ਸ਼ਾਲਾ ਵਿਚ ਇਕ ਸਫੈਦ ਚੀਜ਼ ਦਿਖੀ । ਥੋੜੀ ਮਿੱਟੀ ਹਟਾਈ 
ਤਾਂ ਉਹ ਗੋਲ ਚੀਜ਼ ਚਮਕ ਰਹੀ ਸੀ। ਉਸ ਨੇ ਜ਼ਿਆਦਾ 
ਮਿੱਟੀ ਨਾ ਹਟਾਈ, ਅਤੇ ਉਸਦੀ ਸੂਚਨਾ 'ਤੇ ਪਿੰਡ ਦੇ ਤਮਾਮ 
ਲੋਕ ਆ ਗਏ। ਕੁਝ ਲੋਕ ਕਹਿਣ ਲੱਗੇ ਕਿ ਇਹ ਸ਼ਿਵਲਿੰਗ 
ਹੈ।ਉਸ ਦੇ ਆਲੇ-ਦੁਆਲੇ ਕੱਪੜਾ ਵਿਛਾ ਦਿੱਤਾ ਗਿਆ। 
ਸ਼ੁਰੂ ਹੋ ਗਈ ਪੂਜਾ। ਦੁਪਹਿਰ ਤੱਕ ਉਸ 'ਤੇ ਮਣਾਂ ਮੂਹੀ 
ਪਾਣੀ, ਦੁੱਧ ਚੜ੍ਹਿਆਂ ਅਤੇ ਪੰਦਰਾਂ ਸੰ ਰੁਪਏ ।ਦੁਪਹਿਰ ਬਾਅਦ 
ਕੁਝ ਲੋਕਾਂ ਨੇ ਮਿੱਟੀ ਹਟਾ ਕੇ ਉਸ ਨੂੰ ਪੂਰਾ ਕੱਢ ਲਿਆ ਤਾਂ 
ਇਹ ਐਲ.ਈ.ਡੀ.ਨਿਕਲੀ। - ਸੈਵਾਦ ਨਿਊਜ਼ ਏਜੰਸੀ 
ਪੁਜਾਰੀ ਨੇ ਪੰਜ ਸਾਲ ਦੀ ਮਾਸੂਮ ਨੂੰ ਮਦਿਰ ਵਿਚ ਲਿਜਾ ਕੇ 
ਕੀਤਾ ਬਲਾਤਕਾਰ, ਲੋਕਾਂ ਨੇ ਚੰਗੀ ਤਰ੍ਹਾਂ ਸੁਆਰੀ ਭੁਗਤ 

ਅਲਵਰ ਨੌੜਲੇ ਥਾਣਾ ਖੇਤਰ ਦੇ ਇੱਕ ਮੈਦਿਰ ਦੇ 
60 ਸਾਲਾਂ ਪੁਜਾਰੀ ਨੇ ਹੈਵਾਨੀਅਤ ਕਰਦੇ ਹੋਏ 5 ਸਾਲ ਦੀ 
ਮਾਸੂਮ ਨੂੰ ਮੇਦਿਰ ਵਿਚ ਲਿਜਾ ਕੇ ਉਸ ਨਾਲ ਬਲਾਤਕਾਰ 
ਕੀਤਾ ।ਬੱਚੀ ਦੀਆਂ ਚੀਕਾਂ ਸੁਣ ਕੇ ਮਾਂ ਅਤੇ ਹੋਰ ਪਰਿਵਾਰਿਕ 
ਮੈਂਬਰ ਮੌਕੇ 'ਤੇ ਪਹੁੰਚੇ । ਗੁੱਸੇ 'ਚ ਆਏ ਪਿੰਡ ਵਾਲਿਆਂ ਨੇ 
ਫਿਰ ਪੁਜਾਰੀ ਦੀ ਚੰਗੀ ਭੁਗਤ ਸੁਆਰੀ। ਪੁਲਿਸ ਨੇ ਕੇਸ 
ਤਰਕਸ਼ੀਲ 


ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। 
- ਦੈਨਿਕ ਭਾਸਕਰ (02-06-2022) 
ਡੇਰਾ “ਬਾਬਾ ਸੋਟੇ ਵਾਲਾ” ਵਿਚ 20 ਸਾਲਾਂ ਤੋਂ ਬਿਨਾਂ 
ਮੀਟਰ ਤੋਂ ਚੱਲ ਰਹੀ ਸੀ ਬਿਜਲੀ, ਡੇਰੇ ਦੇ ਮਹੈਤ ਖਿਲਾਫ਼ 
ਮੁਕੱਦਮਾ ਦਰਜ, 9 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ 
ਪਾਵਰਕਾਮ ਦੀ ਇਨਫੋਰਸਮੈਂਟ ਸ਼ਾਖਾ ਦੇ ਸੀਨੀਅਰ 
ਡੇਰੇ 'ਚੋਂ ਬਿਜਲੀ ਚੋਰੀ ਫੜ੍ਹੀ ਗਈ, ਜਿੱਥੇ 20-22 ਸਾਲਾਂ ਤੋ 
ਬਿਜਲੀ ਦਾ ਮੀਟਰ ਹੀ ਨਹੀਂ ਲੱਗਿਆ ਹੋਇਆ ਸੀ ਪਰ ਡੇਰੇ 
ਅਦਰ ਵੱਡੀ ਗਿਣਤੀ ਵਿਚ ਏ.ਸੀ., ਕੂਲਰ, ਪੱਖੇ, ਲਾਈਟਾਂ 
ਦੀ ਵਰਤੋ ਦਿਨ-ਰਾਤ ਹੁੰਦੀ ਹੈ। ਐਕਸੀਅਨ ਧੀਮਾਨ ਨੇ 
ਦੱਸਿਆ ਕਿ ਉਨ੍ਹਾਂ ਦੇ ਸੈਗਰੂਰ ਦਫ਼ਤਰ ਅਧੀਨ ਪੈਂਦੇ ਪਾਤੜਾ 
ਸ਼ਹਿਰ `ਚ ਬੱਸ ਅੱਡੇ ਨੇੜੇ ਇਕ ਡੇਰਾ “ਬਾਬਾ ਸੋਟੇ ਵਾਲਾ” 
ਗਈ ਸੀ। ਜਿਸ ਦੇ ਚੱਲਦਿਆਂ ਵਿਭਾਗ ਦੇ ਉੱਚ 
ਅਧਿਕਾਰੀਆਂ ਵੱਲੋਂ ਇਸ ਦੀ ਚੈਕਿੰਗ ਲਈ ਉਨ੍ਹਾਂ ਦੀ ਡਿਊਟੀ 
ਲਗਾਈ ਗਈ। ਉਨ੍ਹਾਂ ਦੱਸਿਆ ਕਿ ਇਨਫੋਰਸਮੈਂਟ ਦੀ ਟੀਮ 
ਵਲੋਂ ਜਦ ਡੇਰੇ ਚ ਪੁੱਜ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ 
ਲੱਗਾ ਕਿ ਇੱਥੇ ਬਿਜਲੀ ਦਾ ਕੋਈ ਮੀਟਰ ਹੀ ਨਹੀਂ ਲੱਗਾ ਸੀ 
ਅਤੇ ਪਿਛਲੇ 20-22 ਸਾਲਾਂ ਤੋਂ ਡੇਰੇ ਦੀ ਸਾਰੀ ਸਪਲਾਈ 
ਬਿਜਲੀ ਦੀ ਕੁੰਡੀ ਲਗਾ ਕੇ ਚੱਲ ਰਹੀ ਹੈ। ਉਨ੍ਹਾਂ ਦੱਸਿਆ 
ਕਿ ਜਾਂਚ ਦੌਰਾਨ ਮੁੱਢਲੇ ਤੌਰ 'ਤੇ ਸਾਹਮਣੇ ਆਇਆ ਕਿ 
ਡੇਰੇ ਦਾ ਬਿਜਲੀ ਲੋਡ ਲਗਭਗ 17 ਕਿਲੋਵਾਟ ਬਣਦਾ ਹੈ। 
ਬਿਜਲੀ ਚੋਰੀ ਨੂੰ ਲੈ ਕੇ ਜਿੱਥੇ ਵਿਭਾਗ ਵਲੋਂ ਡੇਰੇ ਦੇ ਮੌਜੂਦਾ 
ਮਹੈਤ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਉੱਥੇ ਹੀ 
ਡੇਰੇ ਨੂੰ 9 ਲੱਖ ਰੁਪਏ ਤੋਂ ਵਧੇਰੇ ਜੁਰਮਾਨਾ ਵੀ ਕੀਤਾ ਗਿਆ 
ਹੈ।ਉਨ੍ਹਾਂ ਦੱਸਿਆ ਕਿ ਡੇਰੇ `ਚ ਬਿਜਲੀ ਚੋਰੀ ਦੀ ਚੱਲ ਰਹੀ 
ਜਾਂਚ ਦੌਰਾਨ ਉਨ੍ਹਾਂ ਨੂੰ ਮੌਜੂਦਾ ਸਰਕਾਰ ਦੇ ਕਈ 
ਪਾਇਆ ਗਿਆ ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਵੱਲੋਂ 
ਗਿਆ ਹੈ। 
ਅਜੀਤ (18-05-2022) 


“ਤਰਕਸ਼ੀਲ” ਪੜ੍ਹੋ, ਤਰਕਸ਼ੀਲ ਬਣੋ । 


ਲੁਲਾਈਂ - ਅਗਸਤ 2022 6 


ਬੇਲੋੜੀਆਂ ਚੀਜ਼ਾਂ ਦੀ ਜਮ੍ਹਾਖੋਰੀ : ਇਕ ਮਾਨਸਿਕ ਬਿਮਾਰੀ 
ਕਈ ਲੋਕਾਂ ਨੂੰ ਬੇਲੋੜੀਆਂ ਚੀਜ਼ਾਂ ਨੂੰ ਜਮ੍ਹਾਂ ਕਰਨ 


ਦੀ ਆਦਤ ਹੁੰਦੀ ਹੈ, ਅਸਲ ਵਿੱਚ ਇਹ ਇਕ ਬਿਮਾਰੀ ਹੈ, 
ਦਿਮਾਗੀ ਬਿਮਾਰੀ । ਇਸਨੂੰ ਹੋਰਡਿੰਗ ਡਿਸਆਰਡਰ ਕਿਹਾ ਜਾਂਦਾ 
ਹੈ। ਅਜਿਹੇ ਲੋਕ ਤੁਹਾਨੂੰ ਰੋਜ਼-ਮਰਹਾ ਜੀਵਨ ਵਿੱਚ ਅਕਸਰ 
ਮਿਲ ਜਾਂਦੇ ਹਨ। ਬਹੁਤ ਦੇਰ ਪਹਿਲਾਂ ਸਾਡੇ ਇਕ ਗਵਾਂਢੀ 
ਅੰਗਰੇਜ਼ ਡੇਵ ਦਾ ਘਰ ਪੁਰਾਣੇ ਫਰਨੀਚਰ ਨਾਲ ਭਰਿਆ ਪਿਆ 
ਸੀ, ਘਰ ਵਿੱਚ ਸਿਰਫ ਸੌਣ ਲਈ ਜਗਾਹ ਬਚਦੀ ਸੀ, ਨਹੀਂ 
ਤਾਂ ਹਰ ਜਗਾਹ ਕੁਝ ਨਾ ਕੁਝ ਪਿਆ ਹੁੰਦਾ। ਉਹ ਹਰ ਹਫਤੇ 
ਸੈਕਿੰਡ-ਹੈਂਡ ਫਰਨੀਚਰ ਖਰੀਦ ਲਿਆਉਂਦਾ । ਮੈ' ਉਹਦੇ ਬਾਰੇ 
ਇਕ ਕਹਾਣੀ ਵੀ ਲਿਖੀ ਸੀ। ਇਵੇ ਹੀ ਮੇਰੇ ਇਕ ਹੋਰ ਦੋਸਤ 
ਪੀਟਰ ਦੇ ਫਲੈਟ ਵਿੱਚ ਅਖ਼ਬਾਰਾਂ-ਮੈਗਜ਼ੀਨ ਭਰੇ ਪਏ ਸਨ। 
ਜਿਹੜੀ ਵੀ ਅਖ਼ਬਾਰ ਜਾਂ ਮੈਗਜ਼ੀਨ ਖਰੀਦਦਾ ਪੜ੍ਹ ਕੇ ਇਕ 
ਪਾਸੇ ਰੱਖ ਦਿੰਦਾ, ਸੁੱਟਦਾ ਨਾ। ਮੈਂ ਉਸ ਦੇ ਘਰ ਜਾਂਦਾ ਤਾਂ 
ਕਦੇ ਸੋਚਿਆ ਨਹੀਂ ਸੀ ਕਿ ਇਹ ਇਕ ਮਾਨਸਿਕ ਬਿਮਾਰੀ ਹੈ। 
ਇਸਦਾ ਸ਼ਾਇਦ ਹਾਲੇ ਵੀ ਮੈਨੂੰ ਪਤਾ ਨਾ ਲਗਦਾ ਜੇ ਮੈਨੂੰ ਵੀ 
ਇਸ ਦਿਮਾਗੀ-ਬਿਮਾਰੀ ਦਾ ਸ਼ਿਕਾਰ ਨਾ ਕਿਹਾ ਜਾਂਦਾ। 
ਮੈਨੂੰ ਚਾਬੀਆਂ ਇਕੱਠੀਆਂ ਕਰਨ ਦੀ ਖੱਬਤ ਹੈ। ਮੇਰੇ 
ਪਹਿਲੇ ਘਰ, ਪਹਿਲੀ ਕਾਰ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ 
ਘਰਾਂ ਵਿੱਚ ਰਿਹਾਂ ਜਾਂ ਕਾਰੋਬਾਰੀ ਕੈਪਲੈਕਸ ਵਰਤੇ ਹਨ, 
ਜਿੰਨੀਆਂ ਕਾਰਾਂ-ਵੈਨਾਂ ਰੱਖੀਆਂ ਹਨ ਸਭ ਦੀ ਇਕ-ਇਕ 
ਚਾਬੀ ਮੇਰੇ ਕੋਲ ਪਈ ਹੈ। ਇਹ ਕਿਉਂ' ਹੈ ? ਇਹ ਮੈਨੂੰ ਵੀ ਨਹੀਂ 
ਪਤਾ । ਪਿਛਲੇ ਚਾਰ ਦਹਾਕਿਆਂ ਵਿੱਚ ਕਰਦਿਆਂ-ਕਰਦਿਆਂ 
ਚਾਬੀਆਂ ਨਾਲ ਇਕ ਦਰਾਜ ਭਰ ਗਿਆ ਹੈ। ਇਕ ਦਿਨ ਕੁਝ 
ਲੱਭਦਿਆਂ ਮੇਰੇ ਮੁੰਡੇ ਨੇ ਉਹ ਦਰਾਜ ਖੋਹਲਿਆ, ਬਸ, ਲੱਗ 
ਗਿਆ ਮੇਰੇ 'ਤੇ ਹੋਰਡਿੰਗ ਡਿਸਆਰਡਰ ਦਾ ਇਲਜ਼ਾਮ । ਮੇਰੀ 
ਬੇਟੀ ਜੋ ਇੰਗਲੈਂਡ ਦੀ ਨੈਸ਼ਨਲ ਹੈਲਥ ਸਰਵਿਸ ਵਿੱਚ ਕੌਮ 
ਕਰਦੀ ਹੈ ਉਸਨੇ ਮੇਰੇ ਉਪਰ ਕੁਝ ਟੈਸਟ ਕਰਨੇ ਸ਼ੁਰੂ ਕਰ ਦਿੱਤੇ । 
ਮੈਂ ਵੀ ਇਸ ਬਾਰੇ ਕਾਫੀ ਸਾਰੀ ਖੋਜ ਕੀਤੀ ਤਾਂ ਪਤਾ ਚਲਿਆ 
ਕਿ ਇਸ ਸੱਚਮੁੱਚ ਹੀ ਦਿਮਾਗੀ-ਬਿਮਾਰੀ ਹੈ, ਗੈਭੀਰ ਬਿਮਾਰੀ। 
ਹੋਰਡਿੰਗ ਡਿਸਆਰਡਰ ਨੂੰ ਕੰਪਲੱਸਿਵ-ਹੋਰਡਿੰਗ 
ਭਾਵ ਆਵੇਗਸ਼ੀਲ-ਜਮ੍ਹਾਂਖੋਰੀ ਵੀ ਕਿਹਾ ਜਾਂਦਾ ਹੈ ਜਾਣੀਕਿ 
ਅਜਿਹੀ ਜਮ੍ਹਾਂਖੋਰੀ ਜਿਹੜੀ ਤੁਸੀਂ ਕਿਸੇ ਆਵੇਗ ਵਿੱਚ ਆਕੇ 
ਤਰਕਸ਼ੀਲ 


ਵੀ ਨਹੀਂ ਆਉਣਾ ਹੁੰਦਾ। ਅਜਿਹੇ ਲੋਕ ਚੀਜ਼ਾਂ ਨੂੰ ਘਰ ਅੰਦਰ 
ਜਮ੍ਹਾਂ ਕਰਦੇ-ਕਰਦੇ ਆਪਣੇ ਘਰਦਾ ਹਰ ਖੂੰਜਾ ਭਰ ਲੈਂਦੇ ਹਨ, 
ਵਰਤਣ ਤੋਂ' ਬੇਲੋੜੀ ਹੋਈ ਚੀਜ਼ ਨੂੰ ਵੀ ਸੁੱਟਦੇ ਨਹੀਂ ਤੇ ਡੇਵ ਦੇ 
ਘਰ ਵਾਂਗ ਮਸਾਂ ਸੌਣ ਜੋਗੀ ਜਗਾਹ ਬਚਦੀ ਹੈ।ਉਹ ਅਜਿਹਾ 
ਹੋ ਸਕਦਾ ਹੈ ਕਿ ਉਹਨਾਂ ਨੂੰ ਲਗਦਾ ਹੋਵੇ ਕਿ ਇਕ ਦਿਨ ਇਹ 
ਕੌਮ ਆਉਣਗੀਆਂ, ਜਾਂ ਚੀਜ਼ਾਂ ਨਾਲ ਮੋਹ ਹੋ ਜਾਂਦਾ ਹੈ, 
ਸੁੱਟਣ ਵੇਲੇ ਤਕਲੀਫ ਹੁੰਦੀ ਹੈ ਜਾਂ ਫੈਸਲਾ ਨਹੀਂ ਕਰ ਸਕਦੇ 
ਕਿ ਇਹ ਚੀਜ਼ ਸੁੱਟੀ ਜਾਵੇ ਜਾਂ ਨਾ, ਜਾਂ ਸੁੱਟਣ ਦੀ ਉਕਤ ਹੀ 
ਨਹੀਂ ਆਉਂਦੀ । ਕੋਈ ਹੋਰ ਵੀ ਕਾਰਨ ਹੋ ਸਕਦਾ ਹੈ ਪਰ ਇਹ 
ਸਿੱਧ ਹੋ ਚੁੱਕਾ ਹੈ ਕਿ ਇਹ ਇਕ ਦਿਮਾਗੀ-ਬਿਮਾਰੀ ਹੈ। ਇਹ 
ਬਿਮਾਰੀ ਪਿਛਲੀ ਸਦੀ ਦੇ ਅੱਸੀਵਿਆਂ ਵਿੱਚ ਸਾਹਮਣੇ ਆਉਣ 
ਲੱਗੀ ਪਰ ਇਸਨੂੰ ਫੜਨ ਜਾਂ ਪਛਾਨਣ ਜਾਂ ਸਥਾਪਤ ਕਰਨ 
ਲਈ ਵਕਤ ਲੱਗ ਗਿਆ। ਸੈਨ 2013 ਵਿੱਚ ਆਕੇ ਇਸਨੂੰ 
ਦਿਮਾਗੀ-ਬਿਮਾਰੀ ਘੋਸ਼ਿਤ ਕੀਤਾ ਗਿਆ। ਡੀ.ਐਸ.ਐਮ 
(ਡਾਇਗਨੋਸਟਿਕ ਸਟੈਸਟੀਕਲ ਮੈਨੂਅਲ) ਨਾਂ ਦੇ ਇਕ 
ਮੈਗਜ਼ੀਨ ਦੇ ਪੰਜਵੇਂ ਅੰਕ ਵਿੱਚ ਇਸਨੂੰ ਮਾਨਸਿਕ-ਬਿਮਾਰੀ ਦੇ 
ਤੌਰ 'ਤੇ ਮੰਨਿਆ ਗਿਆ। ਇਸ ਬਿਮਾਰੀ ਦੇ ਪੈਦਾ ਹੋਣ ਦੇ 
ਕਾਰਨ ਡਿਪਰੈਸ਼ਨ, ਸਟਰੈੱਸ, ਚਿੰਤਾ, ਡਰ, ਵਹਿਮ ਆਦਿ ਕੁਝ 
ਵੀ ਹੋ ਸਕਦੇ ਹਨ ।ਇਵੇਂ ਫਜ਼ੂਲ ਚੀਜ਼ਾਂ ਜਮ੍ਹਾਂ ਕਰਨ ਦੇ ਨੁਕਸਾਨ 
ਬਹੁਤ ਹੋ ਸਕਦੇ ਹਨ। ਇਕ ਤਾਂ ਜਗ੍ਹਾ ਘਟ ਜਾਣ ਕਾਰਨ ਤੇ 
ਰੀਦਗੀ ਕਾਰਨ ਸਿਹਤ ਲਈ ਹਾਨੀਕਰਾਕ ਹੈ। ਅੱਗ ਲੱਗਣ 
ਦਾ ਡਰ ਬਣਿਆ ਰਹਿੰਦਾ ਹੈ। ਚੂਹੇ, ਕੀੜੇ-ਮਕੌੜੇ ਆਦਿ 
ਪੈਦਾ ਹੋ ਸਕਦੇ ਹਨ । ਅਜਿਹੇ ਲੋਕ ਵਾਕਫਕਾਰਾਂ ਵੱਲੋਂ ਨਫ਼ਰਤ 
ਦੇ ਪਾਤਰ ਵੀ ਬਣਦੇ ਹਨ। 
ਹੋਰਡਿੰਗ-ਡਿਸਆਰਡਰ ਦੇ ਨੇੜੇ-ਤੇੜੇ ਦੀ ਇਕ ਹੋਰ 
ਸਥਿਤੀ ਵੀ ਹੈ ਜਿਸਨੂੰ ਓ.ਸੀ.ਡੀ. (ਓਬਸੈਸਸਡ ਕੈਪੱਲਸਿਵ 
ਡਿਸਆਰਡਰ) ਕਹਿੰਦੇ ਹਨ ਭਾਵ ਜਨੂੰਨੀ ਆਵੇਗਸ਼ੀਲ 
ਪਾਗਲਪਨ । ਇਸ ਦਾ ਬਿਮਾਰ ਜਦ ਕੋਈ ਕੌਮ ਕਾਰਨ ਲਗਦਾ 
ਹੈ ਤਾਂ ਉਹ ਕਰੀ ਹੀ ਜਾਂਦਾ ਹੈ। ਕਈ ਲੋਕ ਬੇਲੋੜੀ ਸਫਾਈ 
ਕਰੀ ਜਾਂਦੇ ਹਨ, ਕਈ ਬੁਰਸ਼ ਕਰਨ ਲੱਗਣ ਤਾਂ ਬੁਰਸ਼ ਹੀ ਕਰੀ 
ਜਾਂਦੇ ਹਨ ਜਾਂ ਅਜਿਹਾ ਹੀ ਕੁਝ ਹੋਰ। ਹੋਰ ਅੱਗੇ ਖੋਜ ਹੋਣ 


ਲੁਲਾਈਂ - ਅਗਸਤ 2022 7 


ਨਾਲ ਇਕ ਸਥਿਤੀ ਵਿੱਚੋਂ ਅੱਗੇ ਕਈ ਸਥਿਤੀਆਂ ਨਿਕਲ 
ਰਹੀਆਂ ਹਨ ਜਾਂ ਇਲਾਜ ਕਰਨ ਦੇ ਮਕਸਦ ਨਾਲ ਬਣਾਈਆਂ 
ਜਾ ਰਹੀਆਂ ਹਨ ਜਾਂ ਵੰਡੀਆਂ ਕਰ ਲਈਆਂ ਜਾਂਦੀਆਂ ਹਨ। 
ਇਕ ਹਾਲਤ ਵਿੱਚ ਸਿਰਫ ਹੋਰਡਿੰਗ ਕੀਤੀ ਜਾਂਦੀ ਹੈ, ਦੂਜੀ 
ਸਥਿਤੀ ਵਿੱਚ ਕਿਸੇ ਕੌਮ ਨੂੰ ਵਾਰ-ਵਾਰ ਕਰੀ ਜਾਣਾ ਤੇ 
ਜਮ੍ਹਾਂਖੋਰੀ ਵੀ ਕਰਨੀ, ਤੀਜੀ ਸਥਿਤੀ ਵਿੱਚ ਕਿਸੇ ਕੈਮ ਨੂੰ 
ਵਾਰ-ਵਾਰ ਕੀਤੇ ਜਾਣ ਵਾਲੇ ਕੌਮ ਨਾਲ ਜੁੜੀਆਂ ਵਸਤਾਂ 
ਜਮ੍ਹਾਂ ਕਰਨੀਆਂ। 

ਮੈਗਜ਼ੀਨਾਂ-ਅਖ਼ਬਾਰਾਂ ਤੇ ਬਾਅਦ ਅਜਿਹੇ ਬਿਮਾਰ 
ਲੋਕ ਗੈਰ-ਜਰੂਰੀ ਕਿਤਾਬਾਂ ਵੀ ਜਮ੍ਹਾਂ ਕਰਦੇ ਹਨ । ਇਕੋ ਕਿਤਾਬ 
ਦੀਆਂ ਕਈ-ਕਈ ਕਾਪੀਆਂ ਵੀ ਇਹਨਾਂ ਕੋਲ ਦੇਖਣ ਨੂੰ 
ਮਿਲ ਸਕਦੀਆਂ ਹਨ। ਬਿਨ੍ਹਾਂ ਮਕਸਦ ਕਿਤਾਬਾਂ ਇਕੱਠੀਆਂ 
ਕਰਨ ਦੀ ਬਿਮਾਰੀ ਨੂੰ ਬਿਬਲੋਮੇਨੀਓ ਕਹਿੰਦੇ ਹਨ। ਅਮਰੀਕਾ 
ਦਾ ਇਕ ਬਦਾ ਸਟੀਫਨ ਬਲੱਮਬਰਗ ਕਿਤਾਬਾਂ ਜਮ੍ਹਾਂ ਕਰਨ ਦੇ 
ਮਾਮਲੇ ਵਿੱਚ ਸਭ ਤੋਂ' ਮਸ਼ਹੂਰ ਹੋਇਆ ਹੈ, ਉਸ ਦੇ ਘਰ ਦੇ 
ਕੋਨੇ-ਕੋਨੇ ਵਿੱਚ ਕਿਤਾਬਾਂ ਪਈਆਂ ਸਨ। ਉਸਨੇ ਕਦੇ ਵੀ 
ਇਹ ਨਹੀਂ ਮੰਨਿਆ ਕਿ ਉਹ ਇਸ ਬਿਮਾਰੀ ਦਾ ਸ਼ਿਕਾਰ ਹੈ ਜਾਂ 
ਕੋਈ ਫਜ਼ੂਲ ਕੈਮ ਕਰ ਰਿਹਾ ਹੈ ਸਗੋਂ ਉਸ ਦੀ ਦਲੀਲ ਸੀ ਕਿ 
ਉਹਨਾਂ ਨੂੰ ਉਹ ਆਸਰਾ ਦਿੰਦਾ ਹੈ। ਅਮਰੀਕਾ ਦੇ ਹੀ ਇਕ ਹੋਰ 
ਬੈਦੇ ਗੁਸਤਾਵ ਹੈਸਫੋਰਡ ਦੇ ਘਰ ਵਿੱਚ ਕਿਤਾਬਾਂ ਦੇ ਢੇਰ ਲੱਗੇ 
ਸਨ। ਉਸ ਉਪਰ ਲਾਇਬ੍ਰੇਰੀਆਂ ਵਿੱਚੋਂ ਕਿਤਾਬਾਂ ਚੋਰੀ ਕਰਨ 
ਦੇ ਕਈ ਕੇਸ ਸਨ। (ਲਾਇਬ੍ਰੇਰੀ ਦੇ ਰੂਪ ਵਿੱਚ ਘਰ ਐਅਦਰ 
ਕਿਤਾਬਾਂ ਦਾ ਸੰਗ੍ਰਹਿ ਕਰਨਾ ਜਾਂ ਇੱਕ ਪਾਠਕ ਦੇ ਰੂਪ ਵਿੱਚ 
ਪੜ੍ਹਦਿਆਂ-ਪੜ੍ਹਦਿਆਂ ਵਧੀਆ ਸਿਰਜਨਾਤਮਕ ਕਿਤਾਬਾਂ ਘਰ 
ਵਿੱਚ ਸੈਭਾਲਣਾ ਉਸਾਰੂ ਕਾਰਜ ਹੈ। ਇੱਥੇ ਉਹਨਾਂ ਦਾ ਜ਼ਿਕਰ 
ਹੈ ਜੋ ਕਿਸੇ ਅਧਿਐਨ ਦੀ ਰੁਚੀ 'ਚੋ ਨਹੀਂ ਸਗੋਂ ਬਿਨ ਮਕਸਦ 
ਢੇਰ ਲਗਾਉਂਦੇ ਹਨ। - ਸੈਪਾਦਕ) 

ਇਕ ਹੋਰ ਕਿਸਮ ਦੀ ਜਮ੍ਹਾਂਖੋਰੀ ਹੈ ਜੋ ਖਤਰਨਾਕ ਵੀ 
ਹੋ ਸਕਦੀ ਹੈ ਉਹ ਹੈ ਐਨੀਮਲ ਹੋਰਡਿੰਗ, ਭਾਵ ਪਾਲਤੂ 
ਜਾਨਵਰਾਂ ਦੀ ਜਮ੍ਹਾਖੋਰੀ। ਕਈ ਲੋਕ ਘਰ ਦੀ ਸਮਰੱਥਾ ਤੋੱ 
ਕਿਤੇ ਵੱਧ ਜਾਨਵਰ ਕੁੱਤੇ, ਬਿੱਲੀਆਂ, ਸਹੇ, ਹੈਮਸਟਰ ਆਦਿ 
ਰੱਖ ਲੈਂਦੇ ਹਨ। ਉਹਨਾਂ ਨੂੰ ਜਾਨਵਰਾਂ ਨਾਲ ਏਨਾ ਮੋਹ ਹੋ 
ਜਾਂਦਾ ਹੈ ਕਿ ਉਹ ਉਹਨਾਂ ਨੂੰ ਛੱਡ ਨਹੀਂ ਸਕਦੇ। ਬਾਕੀ 
ਕਿਸਮ ਦੀ ਜਮ੍ਹਾਖੋਰੀ ਗੈਰਕਾਨੂੰਨੀ ਨਾ ਹੋਣ ਕਰਕੇ ਸਰਕਾਰ 
ਬਹੁਤਾ ਦਖਲ ਨਹੀਂ ਦਿੰਦੀ ਪਰ ਹਰ ਕਿਸਮ ਦੇ ਜਾਨਵਰਾਂ ਦੀ 
ਜਮ੍ਹਾਂਖੋਰੀ ਦੀ ਇਜਾਜਤ ਨਹੀਂ । ਜਾਨਵਰਾਂ ਦੀ ਭਲਾਈ ਵਾਲਾ 
ਮਹਿਕਮਾ ਅਜਿਹੇ ਲੋਕਾਂ ਨੂੰ ਸਹਿਜੇ ਹੀ ਕਚਿਹਰੀ ਵਿੱਚ ਲਿਜਾ 


ਤਰਕਸ਼ੀਲ 


ਸਕਦਾ ਹੈ।ਪੱਛਮ ਦੇ ਕਈ ਦੇਸ਼ਾਂ ਵਿੱਚ ਜਾਨਵਰਾਂ ਦੀ ਜਮ੍ਹਾਂਖੋਰੀ 
ਦੇ ਖਿਲਾਫ਼ ਇਕ ਹੋਰਡਿੰਗ-ਪਰਵੈਨਸ਼ਨ ਟੀਮ ਬਣੀ ਹੋਈ ਹੁੰਦੀ 
ਹੈ। ਵੈਸੇ ਜਾਨਵਰਾਂ ਦੀ ਜਮ੍ਹਾਂਖੋਰੀ ਪਿੱਛੇ ਮਨੋਵਿਗਿਆਨੀ ਕਰਨ 
ਦੱਸਦੇ ਹਨ ਕਿ ਅਜਿਹੇ ਲੋਕਾਂ ਨੂੰ ਬਚਪਨ ਵਿੱਚ ਪਿਆਰ ਨਹੀਂ 
ਮਿਲਿਆ ਹੁੰਦਾ। ਜਾਨਵਰਾਂ ਦੀ ਜਨਮ੍ਹਾਂਖੋਰੀ ਬਾਰੇ ਯੂਟਿਊਬ ਉਪਰ 
ਬਹੁਤ ਸਾਰੀਆ ਦਿਲ-ਦਹਿਲਾ ਦੇਣ ਵਾਲੀਆਂ ਵੀਡਿਓ 
ਮਿਲਦੀਆਂ ਹਨ। ਵੈਸੇ ਹੋਰਡਰਾਂ ਬਾਰੇ ਬਹੁਤ ਕੁਝ ਪੜ੍ਹਨ- 
ਦੇਖਣ ਨੂੰ ਮਿਲਦਾ ਹੈ, ਗੂਗਲ ਅਤੇ ਯੂਟਿਊਬ 'ਤੇ ਇਹਨਾਂ ਦੇ 
ਕਿੱਸੇ ਭਰੇ ਪਏ ਹਨ ਪਰ ਜੈਸਮੀਨ ਹਰਮਨ ਦੀ ਕਹਾਣੀ ਕੁਝ 
ਅਲੱਗ ਹੈ। ਜੈਸਮੀਨ ਟੀਵੀ ਪ੍ਰੈਜੈਂਟਰ ਹੈ, ਉਸਦੀ ਮਾਂ ਹੋਰਡਰ 
(ਜਮ੍ਹਾਂਖੋਰ) ਹੈ ਤੇ ਉਸ ਨੇ ਬੀ.ਬੀ.ਸੀ. ਤੋਂ ਇੱਕ ਪ੍ਰੋਗਰਾਮ ਦਿੱਤਾ 
ਸੀ, ਮਾਈ ਹੋਰਡਰ ਮੰਮ ਐਂਡ ਮੀ” ਜੋ ਦੇਖਣਯੋਗ ਹੈ। ਇਹ 
ਤੁਸੀਂ ਯੂਟਿਊਬ 'ਤੇ ਹਾਲੇ ਵੀ ਦੇਖ ਸਕਦੇ ਹੋ। 

ਵਿੱਚ ਘਰਾਂ ਵਿੱਚ ਸੁੱਟੇ ਜਾਂਦੇ ਮਸ਼ਹੂਰੀ ਵਾਲੇ ਪਰਚੇ , ਅਖ਼ਬਾਰਾਂ, 
ਮੈਗਜ਼ੀਨ, ਰਸੋਈ ਦੇ ਫਜ਼ੂਲ ਵਰਤਣ, ਘਸੇ ਹੋਏ ਕਪੜੇ, ਨਾ 
ਵਰਤੋ' ਵਿੱਚ ਆਉਂਦੇ ਬਿਸਤਰ, ਮੰਜੇ , ਮੇਜ਼-ਕੁਰਸੀਆਂ ਆਦਿ 
ਹੁੰਦੀਆਂ ਹਨ। ਇਥੇ ਮੈਂ ਆਪਣੀ ਜਮ੍ਹਾਂਖੋਰੀ ਦੀ ਇਕ ਹੋਰ 
ਆਦਤ ਦਾ ਇਕਬਾਲ ਕਰਦਾ ਜਾਵਾਂ ਕਿ ਮੇਰੇ ਘਰ ਦੀ ਅਟਕ 
ਜਾਂ ਲੌਫਟ ਵਿੱਚ ਬਹੁਤ ਸਾਰਾ ਸਾਮਾਨ ਭਰਿਆ ਪਿਆ ਹੈ ਜਿਸ 
ਵਿੱਚ ਮੇਰੇ ਬੱਚਿਆਂ ਦੇ ਖਿਡਾਉਣੇ, ਸਾਈਕਲ, ਪੁਰਾਣੀਆਂ 
ਕੰਪਿਊਟਰ-ਗੇਮਾਂ, ਪਤਾ ਨਹੀਂ ਅਜਿਹਾ ਕੀ-ਕੀ ਪਿਆ ਹੈ। 
ਬੱਚੇ ਵੱਡੇ ਹੁੰਦੇ ਗਏ, ਮੈਂ ਇਹਨਾਂ ਦੇ ਖਿਡੌਣੇ ਆਦਿ ਲੰਫਟ ਵਿੱਚ 
ਰੱਖਦਾ ਗਿਆ ।ਉਸ ਵਿੱਚ ਪੁਰਾਣੇ ਅਟੈਚੀਕੇਸ, ਜੈਕਟਾਂ ਆਦਿ 
ਵੀ ਹੋਣਗੇ । ਮੈਨੂੰ ਲਗਦਾ ਹੈ ਕਿ ਇਸ ਫਜ਼ੂਲ ਸਾਮਾਨ ਨਾਲ 
ਇਕ ਛੋਟਾ ਟਰੱਕ ਭਰ ਜਾਵੇਗਾ। ਮੇਰੇ ਦੋਸਤ ਰੰਡ ਲੰਜ ਦੇ ਘਰ 
ਕਿੰਨੇ ਹੀ ਪੁਰਾਣੇ ਟੈਲੀਵੀਯਨ ਪਏ ਹਨ, ਬਿਜਲੀ ਦੀਆਂ 
ਪੁਰਾਣੀਆਂ ਮੋਟਰਾਂ, ਪੁਰਾਣੇ ਡਿਸਕ-ਟੌਪ ਕੰਪਿਊਟਰ ਤੇ ਪਤਾ 
ਨਹੀਂ ਹੋਰ ਕੀ-ਕੀ ਪਿਆ ਹੈ। ਇਹ ਬਿਜਲਈ ਸਮਾਨ ਦੀ 
ਜਮ੍ਹਾਂਖੋਰੀ ਦਾ ਇਕ ਨਮੂਨਾ ਹੈ। ਇਕ ਹੋਰ ਖਤਰਨਾਕ ਸਥਿਤੀ 
ਅਧੀਨ ਬਿਮਾਰ ਘਰ ਵਿੱਚ ਆਈ ਕਿਸੇ ਵੀ ਚੀਜ਼ ਨੂੰ ਨਹੀਂ 
ਸੁੱਟਦਾ, ਜਿਵੇਂ ਖਾਲੀ ਬੋਤਲਾਂ, ਡੱਬੇ, ਪੈਕਟ, ਪਾਟੇ ਹੋਏ ਕਪੜੇ , 
ਇਥੋਂ ਤੱਕ ਕਿ ਬਚਿਆ ਹੋਇਆ ਖਾਣਾ ਜਾਂ ਰਸੋਈ ਦਾ ਗੈਦ- 
ਮੰਦ ਵੀ ਨਹੀਂ। ਅਜਿਹੇ ਬਿਮਾਰਾਂ ਦੀ ਗਿਣਤੀ ਅਮਰੀਕਾ ਵਿੱਚ 
ਬਹੁਤ ਹੈ। ਇਹ ਬਿਮਾਰੀ ਜਨਰਲ-ਮੈਡੀਕਲ-ਕੇਡੀਸ਼ਨ ਵਿੱਚ 
ਨਹੀਂ ਆਉਂਦੀ ਭਾਵ ਇਹ ਸੱਟ-ਫੇਟ ਜਾਂ ਸਰੀਰਕ-ਬਿਮਾਰੀ 
ਵਿੱਚ ਨਹੀਂ ਗਿਣੀ ਜਾਂਦੀ। ਇਸ ਦਾ ਨਿਰੋਲ ਸੈਬਧ ਦਿਮਾਗ/ 
ਮਾਨਸਿਕਤਾ ਨਾਲ ਹੈ। ਇਹ ਕਿਸੇ ਵੱਡੀ ਦਿਮਾਗੀ-ਬਿਮਾਰੀ 


ਲੁਲਾਈਂ - ਅਗਸਤ 2022 8 


ਦੀ ਪਹਿਲੀ ਸਟੇਜ ਵੀ ਹੋ ਸਕਦੀ ਹੈ। ਇਹ ਸਰਵੇ ਮੁਤਾਬਕ 
ਇਹ ਬਿਮਾਰੀ ਇਨਸਾਨ ਦੀ ਗਿਆਰਾਂ ਤੋਂ ਵੀਹ ਸਾਲ ਦੀ 
ਉਮਰ ਵਿੱਚ ਵਿਕਸਤ ਹੋਣ ਲਗਦੀ ਹੈ। 70% ਲੋਕਾਂ ਨੂੰ ਇਹ 
ਬਿਮਾਰੀ ਇੱਕੀ ਸਾਲ ਦੀ ਉਮਰ ਤੋਂ ਪਹਿਲਾਂ ਹੀ ਲੱਗ ਚੁੱਕੀ 
ਹੁੰਦੀ ਹੈ। ਸਿਰਫ ਚਾਰ ਫੀ ਸਦੀ ਲੋਕਾਂ ਨੂੰ ਇਹ ਚਾਲੀ ਸਾਲ ਤੋ' 
ਬਾਅਦ ਲਗਦੀ ਹੈ। ਉਮਰ ਦੇ ਵਧਣ ਨਾਲ ਇਸਦਾ ਅਸਰ 
ਤਿੱਖਾ ਹੁੰਦਾ ਜਾਂਦਾ ਹੈ। ਜਦ ਉਸ ਕੋਲ ਆਪਣਾ ਘਰ ਹੋਵੇ ਤੇ 
ਰੋਕਣ ਵਾਲਾ ਕੋਈ ਨਾ ਹੋਵੇ ਤਾਂ ਇਹ ਬਿਮਾਰੀ ਉਸ ਨੂੰ ਗੁਸ 
ਲੈਂਦੀ ਹੈ। 

ਇਸ ਬਿਮਾਰੀ ਦਾ ਕੋਈ ਸਿੱਧਾ ਇਲਾਜ ਨਹੀਂ ਹੈ 
ਇਸ ਲਈ ਬਹੁਤੀ ਵਾਰ ਐਂਟੀ-ਡਿਪਰੈਸੈਂਟ ਦਵਾਈਆਂ ਹੀ 
ਦਿੱਤੀਆਂ ਜਾਂਦੀਆਂ ਹਨ। ਆਮ ਤੌਰ 'ਤੇ ਇਸ ਦੀ ਕੌਂਸਲਿੰਗ 
ਕੀਤੀ ਜਾਂਦੀ ਹੈ ਜਿਸ ਨੂੰ ਸੀ.ਬੀ.ਟੀ(ਕੈਂਗਨਿਟਿਵ ਬੀਹੇਵੀਅਰੇਲ 
ਥੈਰੇਪੀ) ਕਿਹਾ ਜਾਂਦਾ ਹੈ। ਇਸ ਵਿੱਚ ਮਰੀਜ਼ ਨੂੰ ਸਮਝਾਇਆ 
ਜਾਂਦਾ ਹੈ ਕਿ ਕਿਹੜੀ ਚੀਜ਼ ਸੁੱਟਣ ਵਾਲੀ ਹੈ, ਕਿਹੜੀ ਰੱਖਣ 
ਵਾਲੀ। ਫੈਸਲਾ ਕਰਨ ਦੇ ਗੁਣਾਂ ਨੂੰ ਵਿਕਸਤ ਕੀਤਾ ਜਾਂਦਾ 
ਹੈ, ਘਰ ਨੂੰ ਸਜਾਉਣ ਦੇ ਢੰਗ ਤੇ ਚੀਜ਼ਾਂ ਨੂੰ ਰੁਖ-ਸਿਰ ਰੱਖਣ 
ਦੀ ਜਾਚ ਸਿਖਾਈ ਜਾਂਦੀ ਹੈ।ਉਹਨਾਂ ਨੂੰ ਸਮਾਜਿਕ-ਇਕੱਲਤਾ 
ਤੋਂ ਬਚਣ ਦੇ ਤਰੀਕੇ ਸਿਖਾਏ ਜਾਂਦੇ ਹਨ । ਥੈਰੇਪੀ ਦੇਣ ਵਾਲੇ 
ਉਹਨਾਂ ਨੂੰ ਵਾਰ-ਵਾਰ ਮਿਲਣ ਜਾਂਦੇ ਹਨ। ਟੱਬਰਾਂ ਜਾਂ ਗਰੁੱਪਾਂ 
ਵਿੱਚ ਸਾਂਝੀ ਥੈਰੇਪੀ ਵੀ ਦਿੱਤੀ ਜਾਂਦੀ ਹੈ। 
ਨਹੀਂ ਮੰਨਿਆ ਜਾਂਦਾ ਪਰ ਇਹਨਾਂ ਵਿੱਚੋਂ 42% ਲੋਕ ਮੁਸੀਬਤ 
ਖੜ੍ਹੀ ਕਰ ਸਕਦੇ ਹਨ । ਉਹਨਾਂ ਦੇ ਦੋਸਤਾਂ , ਰਿਸ਼ਤੇਦਾਰਾਂ ਵਿੱਚੋਂ 
63% ਲੋਕ ਇਹਨਾਂ ਨੂੰ ਮੁਸੀਬਤ ਸਮਝਦੇ ਹਨ। 

ਚਾਬੀਆਂ ਜਮ੍ਹਾਂ ਕਰਨ ਦੀ ਆਪਣੀ ਆਦਤ ਬਾਰੇ 
ਸੋਚਦਿਆਂ ਇਕ ਹੋਰ ਅਜੀਬ ਗੱਲ ਸਾਹਮਣੇ ਆਈ ।ਮੈਂ ਆਪਣਾ 
ਚਾਬੀਆਂ ਵਾਲਾ ਛੱਲਾ ਦੇਖਿਆ ਤਾਂ ਦੋ ਚਾਬੀਆਂ ਅਜਿਹੀਆਂ 
ਸਨ ਕਿ ਜਿਹਨਾਂ ਬਾਰੇ ਮੈਨੂੰ ਪਤਾ ਹੀ ਨਹੀਂ ਹੈ ਕਿ ਉਹ ਮੇਰੇ 
ਛੱਲੇ ਵਿੱਚ ਕਿਉਂ ਹਨ। ਮੈਂ ਇਹ ਗੱਲ ਬਹੁਤ ਸਾਰੇ ਦੋਸਤਾਂ 
ਨਾਲ ਸਾਂਝੀ ਕੀਤੀ। ਮੇਰਾ ਜਿਹੜਾ ਵੀ ਦੋਸਤ ਆਪਣਾ 
ਚਾਬੀਆਂ ਵਾਲਾ ਛੱਲਾ ਦੇਖੇ ਉਸ ਵਿੱਚ ਇਕ ਦੋ ਬੇਲੋੜੀਆਂ 
ਚਾਬੀਆਂ ਜ਼ਰੂਰ ਸਨ। ਤੁਸੀਂ ਵੀ ਆਪਣਾ ਛੱਲਾ ਜ਼ਰੂਰ ਦੇਖਣਾ। 

ਜਮ੍ਹਾਂਖੋਰੀ ਦੀ ਇਕ ਹੋਰ ਕਿਸਮ ਵੀ ਹੈ, ਵਿਸ਼ੇਸ਼- 
ਕਹਿੰਦੇ ਹਨ। ਕੁਲੈਕਟਰਜ਼ ਕਿਸੇ ਹੋਰ ਮਕਸਦ ਨਾਲ ਚੀਜ਼ਾਂ 
ਜਮ੍ਹਾਂ ਕਰਦੇ ਹਨ, ਕਿਸ ਨੂੰ ਪੇਟਿੰਗਜ਼ ਇਕੱਠੀਆਂ ਕਰਨ ਦਾ 
ਸ਼ੌਂਕ ਹੋ ਸਕਦਾ ਹੈ, ਕੋਈ ਟਿਕਟਾਂ ਇਕੱਠੀਆਂ ਕਰਦਾ ਹੈ ਤੇ 


ਤਰਕਸ਼ੀਲ 


ਕੋਈ ਸਿੱਕੇ । ਇਸਨੂੰ ਬਿਮਾਰੀ ਨਹੀਂ ਕਿਹਾ ਜਾ ਸਕਦਾ। ਸੋ ਮੈਂ 
ਚਾਬੀਆ ਦਾ ਕੁਲੈਕਟਰ ਹਾਂ, ਉਹਨਾਂ ਚਾਬੀਆਂ ਦਾ ਜਿਹਨਾਂ 
ਦਾ ਵਾਹ ਮੇਰੇ ਜੀਵਨ ਨਾਲ ਰਿਹਾ ਹੈ। ਸੋ ਮੇਰੀ ਸਥਿਤੀ ਕੁਲੈਕਟਰ 
ਵਾਲੀ ਹੋ ਸਕਦੀ ਹੈ ਹੋਰਡਿੰਗ-ਡਿਸਆਰਡਰ ਵਾਲੀ ਨਹੀਂ। 
ਅਸਲ ਵਿੱਚ ਮੇਰੀ ਹਾਲਤ ਇਹ ਹੈ, 
ਸੁੱਟੀ ਨਾ ਗਈ ਮੈਥੋਂ, ਆਪਣੇ ਘਰ ਦੀ ਉਹ ਚਾਬੀ, 
ਜਿਹਦੇ ਨਾਲ ਤੂੰ ਖੋਲ੍ਹਿਆ ਬੂਹਾ, ਪਹਿਲੀ ਤੇ ਆਖਰੀ ਵਾਰ। 


...ਪੰਨਾ 2 ਦਾ ਬਾਕੀ ਮਹੱਲ ਇਕ ਦਮ ਢਹਿ ਢੇਰੀ ਹੋ ਗਿਆ 


ਬਾਹਰ ਰਹਿਣ ਪਿੱਛੋ' ਪਿੰਡ ਪਰਤਿਆ। ਆਉਂਦੇ ਨੂੰ ਪਿੰਡ ਵਿਚ 
ਸਪੀਕਰ ਗੜਕ ਰਿਹਾ ਸੀ “ਬਾਬਾ, ਵੇ ਕਲਾ ਮਰੋੜ....” ਮੈਂ 
ਘਰ ਵੀ ਨਾ ਗਿਆ। ਭਰਿਆ ਪੀਤਾ ਸਪੀਕਰ ਵਾਲਿਆਂ ਕੋਲ 
ਗਿਆ। ਪਿੰਡ ਦੇ ਬਹੁਤ ਸਾਰੇ ਮੁੰਡੇ ਰੈਕਾਰਡ ਵਜਾਉਣ ਵਾਲੇ 
ਰਹੇ ਸਨ। ਗੱਲ ਇੰਝ ਹੋਈ ਸੀ ਪਿੰਡ ਵਿਚ ਕੋਈ ਵਿਆਹ ਸੀ 
ਅਤੇ ਧੱਕੜ ਰੁਚੀਆਂ ਵਾਲੇ ਜੱਟਾਂ ਨੇ ਜੁਰਮਾਨਾ ਦੇਣਾ ਪਰਵਾਨ 
ਕਰਕੇ ਸਪੀਕਰ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਮੁੰਡੇ ਮੈਨੂੰ 
ਵੇਖ ਜਕ ਜਹੇ ਗਏ। ਫੇਰ ਮੈਨੂੰ ਪਾਸੇ ਨੂੰ ਲੈ ਗਏ। “ਅੱਜ 
ਤੁਹਾਨੂੰ ਕੀ ਹੋ ਗਿਆ ਏ ?” ਮੈਂ ਆਖਿਆ। 

“ਯਾਰ ਗੱਲਾਂ ਤਾਂ ਤੇਰੀਆਂ ਸਾਰੀਆਂ ਠੀਕ ਆ। ਗਾਣੇ 
ਹੈਨ ਵੀ ਗੈਦੀ ਚੀਜ਼। ਅਸੀਂ ਮਨੋਂ ਇਹਨਾਂ ਨੂੰ ਨਫ਼ਰਤ ਵੀ 
ਕਰਦੇ ਆਂ ਪਰ ਕੀ ਕਰੀਏ ਇਹਨਾਂ ਤੋਂ ਬਿਨਾਂ ਜੀਅ ਜਿਹਾ 
ਨਹੀਂ ਲੱਗਦਾ ।” ਉਨ੍ਹਾਂ ਸਾਰਿਆਂ ਦਾ ਰਲਿਆ ਮਿਲਿਆ ਉੱਤਰ 
ਸੀ। ਤੇ ਉਹ ਸੱਚ ਬੋਲ ਰਹੇ ਸਨ। 

ਮੈਂ ਹੈਰਾਨ ਸਾਂ ਉਹ ਇਕੋ ਵੇਲੇ ਗਾਣਿਆਂ ਨੂੰ ਨਫ਼ਰਤ 
ਅਤੇ ਪਿਆਰ ਕਰ ਰਹੇ ਸਨ। ਕਈ ਦਿਨ ਮੈਂ ਏਸ ਮਸਲੇ 'ਤੇ 
ਸੋਚਦਾ ਰਿਹਾ। ਸਪੀਕਰ ਦੀ ਪਾਬੋਦੀ ਹੁਣ ਟੁੱਟ ਚੁੱਕੀ ਸੀ । ਪਰ 
ਸਾਰਾ ਮਸਲਾ ਵੀ ਸਪੱਸ਼ਟ ਹੋ ਚੁੱਕਾ ਸੀ। 

ਲੋਕਾਂ ਅੱਗੇ ਕਿਸੇ ਚੀਜ਼ ਨੂੰ ਭੋਡਣ ਦੇ ਨਾਲ-ਨਾਲ ਉਸ 
ਦਾ ਬਦਲ (/((6।80੪੦) ਦੇਣਾ ਵੀ ਅਤਿ ਜ਼ਰੂਰੀ ਹੈ। ਅਸੀਂ 
ਸਪੀਕਰ ਤੇ ਰਾਸਾਂ ਵਗੈਰਾ ਬਦ ਕਰਵਾ ਦਿੱਤੀਆਂ ਸਨ ਪਰ 
ਇਸ ਦੇ ਬਦਲੇ ਵਿਚ ਉਨ੍ਹਾਂ ਨੂੰ ਦਿੱਤਾ ਕੀ ? ਕੁੱਝ ਵੀ ਨਹੀਂ, 
ਸਿਆਸਤ ਅਤੇ ਫ਼ਲਸਫੇ ਦੀਆਂ ਰੁੱਖੀਆਂ ਤੇ ਰਸ ਹੀਣ ਗੱਲਾਂ 
ਤੋਂ ਸਿਵਾ। ਇਹ ਅਤੇ ਅਜਿਹੇ ਮਸਲੇ ਪੰਜਾਬੀ ਦੇ ਸੱਚੇ 
ਸਾਹਿਤਕਾਰਾਂ ਲਈ ਵੰਗਾਰ ਹਨ । ਜੇ ਅਸੀਂ ਕੁੱਝ ਕਰਨਾ ਹੈ ਤਾਂ 
ਆਓ ਬਦਲ ਦੇ ਰੂਪਾਂ ਬਾਰੇ ਰੈਭੀਰਤਾ ਨਾਲ ਸੋਚੀਏ ! 

(ਸ੍ਰੋਤ: ਕਿਤਾਬ “ਪਾਸ਼ ਦੀ ਵਾਰਤਕ-ਤਲਵੰਡੀ ਸਲੇਮ ਨੂੰ ਜਾਂਦੀ 
ਸੜਕ”) 


ਜ਼ਲਾਈਂ - ਅਗਸ਼ਤ 2022 9 


ਅਮਰੀਕਾ ਵਿੱਚ ਘਟ ਰਹੀ ਧਾਰਮਿਕ ਰੁਚੀ 

ਪੀਉ ਰੀਸਰਚ ਸੈਂਟਰ ਦੁਆਰਾ ਕੀਤੇ ਗਏ “ਨੈਸ਼ਨਲ 
ਹੈ ਕਿ ਦਸ ਵਿਚੋਂ ਤਿਨ ਬਾਲਗ ਆਪਣੇ ਆਪ ਨੂੰ ਕਿਸੇ ਵੀ 
ਧਰਮ ਨਾਲ ਸਬੋਧਤ ਨਾ ਹੋਣ ਦਾ ਦਾਅਵਾ ਕਰਦੇ ਹਨ। 
ਸਰਵੇ ਇਹ ਹੀ ਦਰਸਾਉਂਦਾ ਹੈ ਕਿ ਜਿੱਥੇ ਦਸ ਸਾਲ ਪਹਿਲਾਂ 
75% ਬਾਲਗ ਆਪਣੀ ਧਾਰਮਿਕ ਪਛਾਣ ਈਸਾਈ ਵਜੋ ਕਰਦੇ 
ਸਨ, ਹੁਣ ਉਨ੍ਹਾਂ ਦੀ ਗਿਣਤੀ 63% 'ਤੇ ਆ ਗਈ ਹੈ। ਇਸੇ 
ਤਰ੍ਹਾਂ ਗੈਲਪ ਵਲੋਂ ਕਰਾਇਆ ਗਿਆ ਇਕ ਸਲਾਨਾ ਸਰਵੇ 
ਦੱਸਦਾ ਹੈ ਕਿ ਜਿੱਥੇ ਸਾਲ 2000 ਤੋ ਪਹਿਲਾਂ ਚਰਚ ਦੀ 
ਮੈਂਬਰਸ਼ਿਪ ਲਗਾਤਾਰ 70% ਤੋ' ਉੱਪਰ ਰਹੀ ਹੈ, ਉੱਥੇ ਇਹ 
ਸਾਲ 2020 ਤੱਕ ਘਟ ਕੇ 47% ਤੱਕ ਆ ਗਈ ਹੈ। ਇਹ 
ਜ਼ਿਆਦਾ ਦਰਜ ਕੀਤੀ ਗਈ । 

9 ਜਨਵਰੀ ਨੂੰ “ਸਾਬਕਾ ਮੁਸਲਮਾਨ ਦਿਨ” ਮਨਾਉਣ ਦਾ 
ਐਲਾਨ 

ਕੇਰਲਾ ਦੀ ਤਰਕਸ਼ੀਲ ਸੈਸਥਾ 'ਸਾਬਕਾ ਮੁਸਲਮਾਨ ਆਫ 
ਕੇਰਲਾ” (੬000) ਦੇ ਪ੍ਧਾਨ ਲਿਆਕਤ ਅਲੀ ਸੀ ਐਮ ਨੇ 
ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਨ੍ਹਾਂ ਨੇ 9 ਜਨਵਰੀ 
ਨੂੰ , ਜਿਸ ਦਿਨ ਮੁਸਲਮਾਨ ਪ੍ਰਚਾਰਕ ਐਮ ਐਮ ਅਕਬਰ ਅਤੇ 
ਤਰਕਸ਼ੀਲ ਸਾਥੀ ਈ ਏ ਜਬਰ ਵਿੱਚ ਬਹਿਸ ਸੀ, ਜਿਸ ਨੇ 
ਧਰਮ ਦੀ ਵੱਡੇ ਪੱਧਰ ਉੱਤੇ ਖੁੱਲ੍ਹਮਖੁੱਲ੍ਹੀ ਆਲੋਚਨਾ ਸ਼ੁਰੂ ਕਰ 
ਦਿੱਤੀ ਸੀ ਅਤੇ ਬਹੁਤ ਲੋਕਾਂ ਨੂੰ ਇਸਲਾਮ ਛੱਡਣ ਦੀ ਪ੍ਰੇਰਨਾ 
ਦਿੱਤੀ ਸੀ, ਨੂੰ “ਸਾਬਕਾ ਮੁਸਲਮਾਨ ਦਿਨ” ਵਜੋਂ ਮਨਾਉਣ 
ਦਾ ਫੈਸਲਾ ਕੀਤਾ ਹੈ। ਇਸ ਸੈਸਥਾ ਅਨੁਸਾਰ ਬਾਕੀ ਧਰਮਾਂ ਦੇ 
ਦਾ ਸਾਹਮਣਾ ਕਰਨ ਪੈਂਦਾ ਹੈ ਅਤੇ ਇਹ ਸੈਸਥਾ ਇਨ੍ਹਾਂ ਲੋਕਾਂ 
ਜਾਂ ਧਰਮ ਛੱਡਣ ਦੇ ਚਾਹਵਾਨ ਲੋਕਾਂ ਦੀ ਮੱਦਦ ਅਤੇ ਹੌਸਲੇ 
ਵਧਾਈ ਲਈ ਬਹੁਤ ਵਧੀਆ ਪਲੇਟਫਾਰਮ ਹੈ। ਇਹ ਸੈਸਥਾ 
ਧਰਮ ਦੀਆਂ ਪ੍ਰਚੱਲਤ ਰਹੁ ਰੀਤਾਂ ਦੇ ਨਾਂ 'ਤੇ ਕੀਤੀਆਂ ਜਾਂਦੀਆਂ 
ਜ਼ਿਆਦਤੀਆਂ ਅਤੇ ਜ਼ੁਲਮਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ 
ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। 

ਸਕੂਲਾਂ ਵਿੱਚੋਂ ਧਾਰਮਿਕ ਸਿਖਿਆ ਹਟਾਉਣ ਨਾਲ 
ਸਦਾਚਾਰਤਾ ਨਹੀਂ ਘਟਦੀ 

ਗਲੋਬਲ ਰੀਸਰਚ ਨੈਟਵਰਕ (੨੪॥-੦ ਵੱਲੋਂ 3 ਜਨਵਰੀ 


ਤਰਕਸ਼ੀਲ 


2022 ਨੂੰ ਜਾਰੀ ਕੀਤੇ ਇਕ ਪਰਚੇ ਮੁਤਾਬਕ ਸਕੂਲਾਂ ਵਿੱਚੋਂ 
ਜਰੂਰੀ ਧਾਰਮਿਕ ਸਿਖਿਆ ਹਟਾਉਣ ਨਾਲ ਬੱਚਿਆਂ ਦੀ 
ਸਦਾਚਾਰਤਾ ਨਹੀਂ ਘਟਦੀ। ਇਸ ਪਰਚੇ ਵਿੱਚ ਜਰਮਨੀ, ਜਿੱਥੇ 
1970 ਤੋਂ 2004 ਤੱਕ ਇਹ ਸਿਖਿਆ ਹੌਲੀ-ਹੌਲੀ ਖਤਮ ਕਰ 
ਦਿੱਤੀ ਗਈ, ਦੇ ਡਾਟਾ ਨੂੰ ਅਧਾਰ ਬਣਾਇਆ ਗਿਆ ਹੈ। 
ਇਸ ਅਨੁਸਾਰ ਜਿੱਥੇ ਇਹ ਸਿਖਿਆ ਖਤਮ ਕਰਨ ਨਾਲ 
ਸਦਾਚਾਰਤਾ ਵਿੱਚ ਕੋਈ ਗਿਰਾਵਟ ਨਹੀਂ ਆਈ, ਉੱਥੇ ਸਗੋਂ 
ਇਸ ਨਾਲ ਜ਼ਿਆਦਾ ਲਿੰਗ ਬਰਾਬਰਤਾ ਵਾਲਾ ਰੋਲ, ਘੱਟ 
ਬੱਚੇ, ਜ਼ਿਆਦਾ ਲੇਬਰ ਮਾਰਕੀਟ ਵਿੱਚ ਹਿੱਸੇਦਾਰੀ ਅਤੇ 
ਆਮਦਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ। 

29 ਜਨਵਰੀ ਨੂੰ “ਵਿਰਾਸਤੀ ਧਰਮ” ਦੇ ਵਿਰੁੱਧ 
ਅੰਤਰਰਾਸ਼ਟਰੀ ਰੋਸ ਦਿਵਸ ਮਨਾਇਆ 

ਇਸ ਸਾਲ 29 ਜਨਵਰੀ ਨੂੰ ਦੁਨੀਆਂ ਭਰ ਵਿੱਚ ਵਿਰਾਸਤੀ 
ਧਰਮ ਦੇ ਵਿਰੁੱਧ 11 ਵਾਂ ਸਲਾਨਾ ਅੰਤਰਰਾਸ਼ਟਰੀ ਰੋਸ ਦਿਵਸ 
ਮਨਾਇਆ ਗਿਆ, ਜਿਸ ਦਾ ਮੁੱਖ ਮਕਸਦ ਬੱਚਿਆਂ 'ਤੇ ਜਬਰੀ 
ਪਰਿਵਾਰਕ ਧਰਮ ਠੋਸਣ ਦੇ ਵਿਰੁੱਧ ਜਾਗਰੂਕਤਾ ਫੈਲਾਉਣਾ 
ਹੈ। ਇਸ ਰੋਸ ਨੂੰ ਜਥੇਬਦ ਕਰਨ ਵਾਲਿਆਂ ਵਿਚੋਂ ਇਕ ਰਿਵਕਾ 
ਗੋਲਡਸਟੀਨ ਨੇ ਕਿਹਾ ਕਿ ਇਹ ਰੋਸ ਜੋ ਸਾਲ 2010 ਵਿੱਚ 
ਸ਼ੁਰੂ ਹੋਇਆ ਸੀ ਦਿਨੋ ਦਿਨ ਨਾਸਤਿਕ ਭਾਈਚਾਰੇ ਵਿੱਚ 
ਬਹੁਤ ਮਕਬੂਲ ਹੋ ਰਿਹਾ ਹੈ।ਉਸ ਨੇ ਅੱਗੇ ਕਿਹਾ ਕਿ ਧਾਰਮਿਕ 
ਦਾਖਲ ਕਰਨ ਦੀ ਰੀਤ ਦੁਨਿਆਂ ਭਰ ਵਿੱਚ ਵੱਡੇ ਪੱਧਰ 'ਤੇ 
ਪ੍ਰਚਲਤ ਹੈ। ਉਸ ਨੇ ਇਹ ਵੀ ਕਿਹਾ ਕਿ ਕਈ ਵਾਰ ਦਾਖਲੇ 
ਦੀ ਇਹ ਰੀਤ ਬਿਨ੍ਹਾਂ ਕਿਸੇ ਨੁਕਸਾਨ ਦੇ ਹੁੰਦੀ ਹੈ ਪਰ ਬੱਚੇ ਨੂੰ 
ਡਰਾ ਕੇ ਕਿ ਜੇ ਉਸ ਨੇ ਇਕ ਕਾਲਪਨਿਕ ਸ਼ਕਤੀ ਦੀ ਇੱਛਾ 
ਅਨੁਸਾਰ ਰਹੁ ਰੀਤਾਂ ਨਾ ਕੀਤੀਆਂ ਜਾਂ ਮੰਨੀਆਂ ਤਾਂ ਉਹ 
ਮਰਨ ਤੋਂ ਬਾਅਦ ਨਰਕਾਂ ਵਿੱਚ ਸੜੇਗਾ ਜਾਂ ਉਸ ਉੱਤੇ ਧਾਰਮਿਕ 
ਵਿਸ਼ਵਾਸ਼ ਸਜ਼ਾ ਦੇ ਕੇ ਠੌਸਣ ਨਾਲ ਬੱਚਿਆਂ ਦਾ 
ਮਨੋਵਿਗਿਆਨਿਕ ਤੌਰ ਉੱਤੇ ਬਹੁਤ ਨੁਕਸਾਨ ਹੁੰਦਾ ਹੈ। 

ਵਿਦਿਆਰਥੀਆਂ ਵੱਲੋਂ ਪ੍ਰਾਰਥਨਾ ਸਭਾ ਦਾ ਵਿਰੋਧ 

ਵੈਸਟ ਵਿਰਜੀਨੀਆ ਹੈਟਿੰਗਟਨ ਹਾਈ ਸਕੂਲ ਦੇ ਇਕ 
ਸੌਂ ਤੋਂ ਵੱਧ ਵਿਦਿਆਰਥੀਆਂ ਨੇ ਸਕੂਲ ਸਮੇਂ ਵਿੱਚ ਈਸਾਈ 
ਪ੍ਰਾਰਥਨਾ ਸਭਾ ਵਿੱਚ ਜਬਰੀ ਹਾਜਰੀ ਦਾ ਵਿਰੋਧ ਕੀਤਾ। 
ਉਨ੍ਹਾਂ ਨੇ ਸਭਾ 'ਚੋਂ ਵਾਕ ਆਊਟ ਕੀਤਾ ਅਤੇ “ਚਰਚ ਅਤੇ 
ਸਟੇਟ ਨੂੰ ਵੱਖਰਾ ਕਰੋ” ਅਤੇ ਬਾਕੀ ਪੰਨਾ 38 `ਤੇ 


ਲੁਲਾਈਂ - ਅਗਸਤ 2022 10 


ਸਾਡੇ ਸਮਾਜ ਵਿੱਚ ਅਕਸਰ ਬੱਚਿਆਂ ਨੂੰ ਸਵਰਗ 
ਹਨ। ਮਸਲਨ ਮਨੁੱਖ ਦੇ ਕੀਤੇ ਚੰਗੇ ਮੰਦੇ ਕੰਮਾਂ ਦਾ ਹਿਸਾਬ 
ਕਿਤਾਬ ਕੀਤਾ ਜਾਂਦਾ ਹੈ ਵਗੈਰਾ ਵਗੈਰਾ। ਅਜਿਹਾ ਬਹੁਤ 
ਕੁਝ ਪਰੀ ਕਹਾਣੀਆਂ ਵਿੱਚ ਵੀ ਪੜ੍ਹਨ ਨੂੰ ਮਿਲਦਾ ਹੈ ।2004 
ਵਿੱਚ 11 ਸਾਲ ਦੀ ਉਮਰ ਵਿੱਚ ਮੈ' ਦਸ਼ਮੇਸ਼ ਸਕੂਲ ਮਾਨਸਾ 
ਵਿਖੇ ਤਰਕਸ਼ੀਲ ਨਾਟਕ ਮੇਲੇ ਵਿੱਚ ਰਾਜਿੰਦਰ ਭਦੌੜ ਦੇ ਵਿਚਾਰ 
ਸੁਣੇ ।ਪ੍ਭਾਵਿਤ ਹੋਇਆ ਤੇ ਆਪਣੇ ਸਿਲੇਬਸ ਦੀਆਂ ਕਿਤਾਬਾਂ 
ਦੇ ਨਾਲ ਨਾਲ ਹੋਰ ਪੁਸਤਕਾਂ ਪੜ੍ਹਨ ਵੱਲ ਰਚਿਤ ਹੋਇਆ। 
ਅਗਾਂਹਵਧੂ ਲਹਿਰਾਂ ਵਿੱਚ 


੨ ੨੩ 


ਕੰਮ ਕਰਨ ਵਾਲੇ ਮੇਰੇ ਪਿਤਾ 


ਮੈਂ ਸਮਝਦਾਂ ਹਾਂ ਕਿ ਵਿਆਹ ਵੇਲੇ ਦੀਆਂ ਧਾਰਮਿਕ 
ਰਸਮਾਂ ਦਾ ਮਨੁੱਖ ਦੀ ਅਸਲ ਜ਼ਿੰਦਗੀ ਨਾਲ ਨੋੜ ਦਾ ਵਾਸਤਾ 
ਨਹੀਂ ਹੈ। ਅਜਿਹੇ ਸਖ਼ਤ ਫ਼ੈਸਲੇ ਕਾਰਣ ਸਮਾਜ ਤੇ ਸਨੇਹੀਆਂ 
ਤੋਂ ਟਕੋਰਾਂ ਵੀ ਮਿਲੀਆਂ। ਮੈਂ ਵਿਚਾਰਾਂ ਦੀ ਅਡੋਲਤਾ ਕਾਰਣ 
ਪ੍ਰਵਾਹ ਨਹੀਂ ਕੀਤੀ । ਇਸ ਫੈਸਲੇ ਕਾਰਣ ਮੈਨੂੰ ਕੁਝ ਦੋਸਤਾਂ ਦੇ 
ਦੂਰ ਹੋਣ ਦਾ ਡਰ ਸੀ ਪਰ ਅਜਿਹਾ ਕੁਝ ਨਹੀਂ ਹੋਇਆ। 

ਪਤਨੀ ਨਾਲ ਕੈਨੇਡਾ ਵਾਪਸ ਪਰਤਣ ਲਈ ਮੈਰਿਜ 
ਰਜਿਸਟਰੇਸ਼ਨ ਦੀ ਲੋੜ ਸੀ। ਤਹਿਸੀਲ ਦਫ਼ਤਰ ਉਨ੍ਹਾਂ ਧਾਰਮਿਕ 
ਸਬੂਤ ਮੋਗਿਆ ਪਰ ਮੇਰੇ ਕੋਲ ਨਹੀਂ ਸੀ। ਧਰਮ ਵਾਲੇ ਖਾਨੇ 
ਵਿੱਚ ਮੈਂ ਨਾਸਤਿਕ 
ਲਿਖਵਾਇਆ ਹੋਣ ਕਰਕੇ 


ਰਾਮ ਸਿੰਘ ਜੀ ਮੇਰੇ ਮਾਰਗ 
ਦਰਸ਼ਕ ਬਣੇ । ਸੈਨ 2006 
ਤੋਂ ਦੇਸ਼ ਭਗਤ ਯਾਦਗਾਰ 
ਵਿੱਚ ਭਰਦੇ ਗ਼ਦਰੀ 
ਬਾਬਿਆਂ ਦੇ ਮੇਲੇ ਤੇ ਬਿਨ੍ਹਾਂ 
ਨਾਗਾ ਜਾਣ ਲੱਗਾ ।ਸ਼ਹੀਦ 
ਭਗਤ ਸਿੰਘ ਬਾਰੇ ਫਿਲਮਾਂ 


ਮੈਂ ਅਜਿਹਾ ਆਪਣੇ ਤਰਕਸ਼ੀਲ ਵਿਚਾਰਾਂ ਦੀ 
ਪਰਪੱਕਤਾ 'ਤੇ ਪਹਿਰੇਦਾਰੀ ਲਈ ਕੀਤਾ। ਇਹ ਸਾਬਤ 
ਕਰਨ ਲਈ ਕਿ ਧਾਰਮਿਕ ਰਸਮਾਂ ਤੋਂ ਬਿਨ੍ਹਾਂ ਹੋਏ ਵਿਆਹ 
ਵੀ ਸਫ਼ਲ ਤੇ ਖ਼ੁਸ਼ੀਆਂ ਦਾ ਸਾਥ ਬਣਦੇ ਹਨ। ਵਿਆਹਾਂ 


ਦੀ ਸਫ਼ਲਤਾ ਧਾਰਮਿਕ ਰਹੁ ਰੀਤਾਂ 'ਤੇ ਨਹੀਂ ਸਗੋਂ ਸਾਡੀ 
ਜ਼ਿੰਦਗੀ ਪ੍ਰਤੀ ਪਹੈਚ, ਵਿਚਾਰਧਾਰਾ ਤੇ ਕਾਰ ਵਿਹਾਰ 
`ਤੇ ਨਿਰਭਰ ਹੁੰਦੀ ਹੈ। 


ਨੁੱਕਰ ਕੀਤੀ । ਉਨ੍ਹਾਂ ਵੱਲੋਂ 
ਇਤਰਾਜ਼ ਜਤਾਉਣ `ਤੇ 
ਅਸੀ ਤਹਿਸੀਲਦਾਰ ਤੌੱ 
ਲਿਖਤੀ ਰੂਪ ਵਿੱਚ ਇਤਰਾਜ਼ 
ਮੰਗੇ ਤਾਂ ਜੋ ਅਗਲੇਰੀ 
ਕਾਨੂੰਨੀ ਕਰਵਾਈ ਕਰ 


ਵੇਖਣ ਤੇ ਸਾਹਿਤ ਪੜ੍ਹਨ 
ਲੱਗਾ। ਜੀਵ ਵਿਕਾਸ ਤੇ 
ਸਿਗਮੋਡ ਫਰਾਇਡ ਤੱਕ ਨੂੰ ਪੜ੍ਹਿਆ ਜਿਸਨੇ ਮੈਨੂੰ ਤਰਕ, 
ਦਲੀਲ ਦੇ ਨਾਲ ਨਾਲ ਸਹੀ ਸਮਝ ਤੇ ਦਿ੍‌ਸ਼ਟੀਕੋਣ ਦਿੱਤਾ। 

ਕੈਨੇਡਾ ਪਹੁੰਚ ਕੇ ਮੇਰੀ ਵਿਚਾਰਧਾਰਾ ਵਿੱਚ ਹੋਰ 
ਨਿਖ਼ਾਰ ਆਉਂਦਾ ਗਿਆ। ਮੈਂ ਇਸ ਸੱਚ ਨੂੰ ਜਾਣ ਲਿਆ ਕਿ 
ਜੀਵਨ ਇੱਕ ਸੈਘਰਸ਼ ਹੈ । ਇਸਨੂੰ ਮਿਹਨਤ ਤੇ ਸੈਘਰਸ਼ ਨਾਲ 
ਸੁਖਾਲਾ ਬਣਾਇਆ ਜਾ ਸਕਦਾ ਹੈ। ਆਪਣੇ ਅਜਿਹੇ ਵਿਚਾਰਾਂ 
ਸਦਕਾ ਮੈਂ ਆਪਣੀ ਜ਼ਿੰਦਗੀ ਦੇ ਅਹਿਮ ਪੜ੍ਹਾਅ ਵੇਲੇ ਵਿਆਹ 
ਨੂੰ ਧਾਰਮਿਕ ਰਸਮਾਂ ਰਿਵਾਜਾਂ ਤੋਂ ਮੁਕਤ ਕਰਨ ਦਾ ਫ਼ੈਸਲਾ 
ਲਿਆ। ਮੇਰੇ ਪਰਿਵਾਰ, ਮਾਤਾ ਹਰਜਿੰਦਰ ਕੌਰ ਤੇ ਜੀਵਨ 
ਸਾਥਣ ਨਵਦੀਪ ਕੌਰ ਨੇ ਮੇਰਾ ਹਰ ਪੱਖੋਂ ਸਾਥ ਦਿੱਤਾ। ਵਿਆਹ 
ਕੇਵਲ ਪਰਿਵਾਰਾਂ ਦੀ ਖ਼ੁਸ਼ੀ ਕਰਕੇ ਕੀਤੀਆਂ ਜਦਕਿ ਧਾਰਮਿਕ 
ਰਸਮਾਂ ਨੂੰ ਤਿਲਾਂਜਲੀ ਦਿੱਤੀ । 
ਤਰਕਸ਼ੀਲ 


ਸਕੀਏ । ਅਜਿਹੀ ਸਥਿਤੀ 
ਵਿੱਚ ਉਨ੍ਹਾਂ ਵੀ ਸਾਡੇ ਨਾਲ 
ਸਹਿਮਤੀ ਦਿੱਤੀ । ਮੇਰੇ ਤੇ ਪਰਿਵਾਰ ਦੇ ਸਟੈਂਡ ਸਦਕਾ ਘੋਸ਼ਣਾ 
ਪੱਤਰ ਤੇ ਹੋਰ ਦਸਤਾਵੇਜ਼ ਤਿਆਰ ਕਰਵਾ ਕੇ ਦਫ਼ਤਰ ਨੇ 
ਰਜਿਸਟਰੇਸ਼ਨ ਕਰ ਦਿੱਤੀ। ਸ਼ਾਇਦ ਮਾਨਸਾ ਜ਼ਿਲ੍ਹੇ ਦਾ ਇਹ 
ਪਹਿਲਾ ਮੈਰਿਜ ਰਜਿਸਟੇਸ਼ਨ ਕੇਸ ਸੀ ਜਿਹੜਾ ਨਾਸਤਿਕ ਲਿਖ਼ 
ਕੇ ਰਜਿਸਟਰਡ ਹੋਇਆ । ਜਿਸਨੇ ਧਰਮ ਨੂੰ ਹਰੇਕ ਵਿਅਕਤੀ 
ਦੇ ਨਿੱਜੀ ਮਸਲੇ ਤੇ ਮੈਨਣ ਜਾਂ ਨਾ ਮੋਨਣ ਦੀ ਆਜ਼ਾਦੀ ਦੇ 
ਫੈਸਲੇ 'ਤੇ ਮੋਹਰ ਲਾਈ । 

ਮੈਂ ਅਜਿਹਾ ਆਪਣੇ ਤਰਕਸ਼ੀਲ ਵਿਚਾਰਾਂ ਦੀ 
ਪਰਪੱਕਤਾ 'ਤੇ ਪਹਿਰੇਦਾਰੀ ਲਈ ਕੀਤਾ। ਇਹ ਸਾਬਤ ਕਰਨ 
ਲਈ ਕਿ ਧਾਰਮਿਕ ਰਸਮਾਂ ਤੋਂ ਬਿਨ੍ਹਾਂ ਹੋਏ ਵਿਆਹ ਵੀ ਸਫ਼ਲ 
ਤੇ ਖ਼ੁਸ਼ੀਆਂ ਦਾ ਸਾਥ ਬਣਦੇ ਹਨ। ਵਿਆਹਾਂ ਦੀ ਸਫ਼ਲਤਾ 
ਧਾਰਮਿਕ ਰਹੁ ਰੀਤਾਂ 'ਤੇ ਨਹੀਂ ਸਗੋਂ ਸਾਡੀ ਜ਼ਿੰਦਗੀ ਪ੍ਰਤੀ 
ਪਹੁੰਚ, ਵਿਚਾਰਧਾਰਾ ਤੇ ਕਾਰ ਵਿਹਾਰ ਬਾਕੀ ਪੰਨਾ 14 ਤੇ 


ਲੁਲਾਈਂ - ਅਗਸਤ 2022 11 


ਸਾਂਝ ਸੁਵੱਲੀ 


ਅਨਿਸ ਦਾ ਸੈਗ ਸਾਥ .. 


ਕੌਮੀ ਤਰਕਸ਼ੀਲ ਲਹਿਰ ਦੇ ਮਰਹੂਮ ਨਾਇਕ ਡਾ. 
ਨਰੇਂਦਰ ਦਾਭੋਲਕਰ ਦੀ ਵਿਗਿਆਨਕ ਚੇਤਨਾ ਲਹਿਰ ਅਧ 
ਸ਼ਰਧਾ ਨਿਰਮੁਲਣ ਸੈਮਤੀ (ਅਨਿਸ) ਨਾਲ ਸਾਂਝ ਦੋ ਦਹਾਕੇ 
ਪੁਰਾਣੀ ਹੈ। ਅਗਿਆਨਤਾ, ਐਧਵਿਸ਼ਵਾਸਾਂ ਤੇ ਸਮਾਜਿਕ 
ਨਾ ਬਰਾਬਰੀ ਨੂੰ ਮਾਤ ਦੇਣ ਲਈ ਇਹ ਸਾਂਝ ਮਹੱਤਵਪੂਰਨ 
ਹੈ। ਉਸ ਖ਼ੇਤਰ ਵਿੱਚ ਜਾਤ ਪਾਤ ਤੇ ਔਧਵਿਸ਼ਵਾਸਾਂ ਖਿਲਾਫ਼ 
ਉੱਠੀਆਂ ਲਹਿਰਾਂ ਸਾਡੇ ਲਈ ਪ੍ਰੇਰਨਾ ਸੋੋਤ ਬਣਦੀਆਂ ਹਨ। 
ਮਰਾਠੀ ਤੋਂ ਹਿੰਦੀ, ਪਜਾਬੀ ਰਚਨਾਵਾਂ ਦਾ ਆਦਾਨ ਪ੍ਰਦਾਨ 
ਕਰਦਿਆਂ ਪ੍ਰੇਰਨਾ, ਉਤਸ਼ਾਹ ਤੇ ਸਬਕ ਐਗ 
ਸੈਗ ਰਹਿੰਦੇ ਹਨ। 

ਕਈ ਸਾਲ ਪਹਿਲਾਂ 
ਹਰਿਆਣੇ ਦੀਆਂ ਖਾਪ 
ਪੰਚਾਇਤਾਂ 'ਤੇ ਸਟੋਰੀ ਕਰਨ 
ਆਏ ਮਰਾਠੀ ਮੈਗਜ਼ੀਨ 
“ਵਾਰਤਾ ਪੱਤਰ” ਦੇ ਪ੍ਰਬਧਕੀ 
ਸੈਪਾਦਕ ਰਾਹੁਲ ਥੋਰਾਤ ਦਾ 
ਪੌਜਾਬ ਆਉਣ ਦਾ ਸਬੱਬ 
ਬਿ 


ਕੀਤਾ। ਖਟਕੜ ਕਲਾਂ ਜਾ ਕੇ ਉਹ ਸ਼ਹੀਦ ਏ 

ਆਜ਼ਮ ਦੀ ਯਾਦਗਾਰ, ਜਨਮ ਭੂਮੀ, ਘਰ ਤੇ ਪਿਡ 'ਚੋਂ ਨਾਇਕ 
ਦੀ ਹੋਂਦ ਤਲਾਸ਼ਦਾ ਨਜ਼ਰ ਆਇਆ। ਖੇਤਾਂ ਦੇ ਪੁੱਤ ਯੁੱਗ 
ਕਵੀ ਪਾਸ਼ ਦੇ ਘਰ ਤਲਵੰਡੀ ਸਲੇਮ ਪਹੁੰਚ ਕੇ ਰਾਹਲ ਪਿਡ 
ਦੀ ਮਿੱਟੀ ਨੂੰ ਨਤਮਤਸਕ ਹੋਇਆ । ਸਭਨਾਂ ਥਾਵਾਂ ਤੋ ਮਿਲੇ 
ਮਾਣ-ਸਨਮਾਨ ਨੇ ਉਸਨੂੰ ਇਸ ਧਰਤੀ ਦੀ ਵਿਰਾਸਤ ਨਾਲ 
ਜੋੜਿਆ। ਆਪਣੇ ਪ੍ਰਭਾਵ ਡਾਇਰੀ ਵਿੱਚ ਨੋਟ ਕਰਦਾ, ਨਾਲ 
ਹੀ ਆਪਣੇ ਸੈਗੀ ਸਾਥੀਆਂ ਨਾਲ ਮਰਾਠੀ ਵਿੱਚ ਗੱਲਾਂ ਕਰਦਾ । 
ਉਹ ਦਿਨ ਭਰ ਸਾਡੇ ਨਾਲ ਵਿਚਰਦਾ । ਸ਼ਾਮ ਨੂੰ ਘਰ ਪਰਤਣ 
ਤੇ ਉਹ ਆਪਣੇ ਰਾਜ ਵਿੱਚ ਚਲਦੀ ਚੇਤਨਾ ਲਹਿਰ ਦੇ 
ਪ੍ੇਰਨਾਮਈ ਐਸ਼ ਸੁਨਾਉਣ ਲਗਦਾ। ਪੰਜਾਬ ਦੀ ਧਰਤੀ ਤੋੱ 
ਸੁਖਦ ਅਹਿਸਾਸ ਲੈ ਰਾਹੁਲ ਵਾਪਸ ਪਰਤਿਆ। 


ਤਰਕਸ਼ੀਲ 


ਪੁਣੇ ਵਿਖੇ ਹੋਏ ਰਾਸ਼ਟਰੀ ਸਮਾਜਿਕ ਤੇ ਸਾਹਿਤਕ 
ਸਮਾਰੋਹ ਵਿੱਚ ਜਾਣ ਦਾ ਮੌਕਾ ਬਣਿਆ। ਰਾਹੁਲ ਸਾਡੀ ਉਡੀਕ 
ਕਰ ਰਿਹਾ ਸੀ। ਤਿੰਨ ਦਿਨ ਸਾਡੇ ਨਾਲ ਸਾਇਆ ਬਣ ਕੇ 
ਰਿਹਾ। ਮਹੱਤਵਪੂਰਨ ਥਾਵਾਂ ਤੇ ਲਿਜਾਂਦਾ, ਮਿੱਤਰਾਂ ਨੂੰ 
ਮਿਲਾਉਂਦਾ ਸਾਡਾ ਗਾਈਡ ਬਣ ਵਿਚਰਦਾ ਰਿਹਾ ।ਮਹਾਰਾਸ਼ਟਰ 
ਦੀ ਸਰ ਜ਼ਮੀਂ `ਤੇ ਮਹਾਤਮਾ ਜੋਤੀਬਾ ਫੂਲੇਂ ਦੇ ਸਿੱਖਿਆ ਤੇ 
ਸਮਾਜ ਲਈ ਕੀਤੇ ਮਹਾਨ ਕਾਰਜ ਬਾਰੇ ਮਾਣ ਨਾਲ ਦਸਦਾ 
ਰਿਹਾ। ਸਾਦੇ, ਸਿੱਖਿਅਕ, ਅਮਨਪਸੈਦ ਤੇ 

ਬੁੱਧੀਮਾਨ ਲੋਕਾਂ ਦੀ ਸੈਗਤ ਚਾਨਣ ਦੀ 
ਲੱਪ ਵਾਂਗ ਜਾਪੀ। ਪੁਸਤਕ ਪਿੰਡ 
ਭੀਲਾਰ, ਮਰਾਠੀ ਮੈਗਜ਼ੀਨ 
ਸਾਧਨਾ ਅਤੇ ਹਰ ਪਾਸੇ 
ਸਾਹਿਤਕ ਮਾਹੌਲ ਮਨ ਦਾ ਸਕੂਨ 
ਬਣਿਆ। ਲਿਖਣਾ, ਪੜ੍ਹਨਾ ਤੇ 
ਸਮਾਜਿਕ ਚੇਤਨਾ ਦਾ ਕੰਮ 
ਰਾਹੁਲ ਦਾ ਜੀਵਨ ਕਰਮ ਹੈ। 
ਗਿਆਨ ਵਿਗਿਆਨ ਨੂੰ 


ਪੁਣਾਇਆ ਆਪਾ ਤੇ ਸਮਾਜ 
ਨੂੰ ਸੁਖਾਵੇ” ਰੁਖ਼ ਤੌਰਨ ਲਈ 


ਦਾ ਹੋਣਹਾਰ ਆਗੂ ਹੈ। ਅਸੀਂ ਉਸ ਨਾਲ ਪੁਣੇ ਤੋਂ ਮਾਸਿਕ 
ਮਰਾਠੀ ਮੈਗਜ਼ੀਨ ਦੇ ਮੁੱਖ ਦਫਤਰ ਸਾਂਗਲੀ ਜਾਂਦੇ ਹਾਂ। 
ਮੈਗਜ਼ੀਨ ਦਾ ਦਫ਼ਤਰ ਮਰਾਠੀ ਸਾਹਿਤ ਦਾ ਭੰਡਾਰ ਹੈ। 
ਮੈਗਜ਼ੀਨ ਦੀ ਸਿਲਵਰ ਜੁਬਲੀ `ਤੇ ਵੱਖ ਵੱਖ ਵਿਸ਼ਿਆਂ `ਤੇ 
ਛਾਪੇ ਮਰਾਠੀ ਸਾਹਿਤ ਬਾਰੇ ਮਾਣ ਨਾਲ ਦਸਦਾ ਹੈ। 

ਰਾਹੁਲ ਦਾ ਘਰ ਉਸਦੇ ਕਰਮ ਤੋਂ ਅਲੱਗ ਨਹੀਂ। 
ਮੈਗਜ਼ੀਨ ਦੇ ਦਫ਼ਤਰ ਉੱਪਰ ਹੀ ਉਸਦਾ ਰੈਣ ਬਸੇਰਾ ਹੈ। ਜਿੱਥੇ 
ਬੈਠ ਉਹ ਜਨ ਚੇਤਨਾ ਲਈ ਸੋਚਾਂ ਵਿੱਚ ਦਮ ਭਰਦਾ ਹੈ। ਵੱਡੇ 
ਜਨ ਆਧਾਰ ਵਾਲੀ ਸੈਸਥਾ ਨਿਰਮੁਲਣ ਸੈਮਤੀ ਲਈ ਉਹ 
ਕਈ ਪ੍ਰਾਜੈਕਟਾਂ 'ਤੇ ਕੈਮ ਕਰਦਾ ਹੈ। _ਬਾਕੀ ਪੰਨਾ 14 'ਤੇ 


ਲੁਲਾਈਂ - ਅਗਸਤ 2022 12 


ਕੇਸ ਰਿਪੋਰਟ: 


ਚੋਣ ਕਮਿਸ਼ਨ ਦੀ ਵੋਟਾਂ ਬਣਾਉਣ-ਕੱਟਣ ਦੀ 
ਡਿਊਟੀ ਕਰਦਿਆਂ ਇੱਕ ਪਿੰਡ ਗਏ । ਘਰ ਦਾ ਦਰਵਾਜਾ 
ਖੜਕਾਇਆ ਤਾਂ ਅਦਰੋਂ ਕੋਈ ਆਵਾਜ਼ ਨਾ ਆਈ। ਫਿਰ 
ਆਵਾਜ਼ ਮਾਰਨ 'ਤੇ ਇੱਕ ਬਜ਼ੁਰਗ ਬਾਹਰ ਆਇਆ। ਮੈਨੂੰ 
ਸਿਰ ਤੋਂ ਪੈਰਾਂ ਤੱਕ ਨਿਹਾਰਦਾ ਹੋਇਆ ਪੁੱਛਣ ਲੱਗਿਆ, 
“ਕੀ ਗੱਲ ਹੈ ਭਾਈ ਸਾਹਿਬ ? ਕੀ ਕੈਮ ਹੈ?” ਮੈਂ ਉਸ ਨੂੰ 
ਮਕਸਦ ਦੱਸਿਆ। ਉਹ ਕੁੱਝ ਸੋਚ ਵਿਚਾਰ ਕਰਨ ਮਗਰੋਂ ਮੈਨੂੰ 
ਘਰ ਦੇ ਐਦਰ ਲੈ ਆਇਆ। ਅਦਰ ਲਿਜਾ ਉਸ ਨੇ ਮੈਨੂੰ ਢਿੱਲੇ 
ਜਿਹੇ ਮੇਜੇ 'ਤੇ ਬੈਠਣ ਦਾ ਇਸ਼ਾਰਾ ਕੀਤਾ। ਅਦਰ ਦੇ ਦਿ੍‌ਸ਼ ਨੂੰ 
ਵੇਖ ਕੇ ਮੈਂ ਹੈਰਾਨ ਹੋ ਗਿਆ। ਡਰ ਤੇ ਭੈਅ ਦਾ ਮਾਹੌਲ ਸੀ। 
ਕੱਚੇ ਵਰਾਂਡੇ ਦੇ ਇੱਕ ਪਾਸੇ ਇੱਕ ਭਗਵੇਂ ਕਪੜਿਆਂ ਵਾਲਾ 
ਅਖੌਤੀ ਬਾਬਾ ਤੇ ਉਸਦਾ ਚੇਲਾ ਬਿਰਾਜਮਾਨ ਸਨ । ਸੁਧ-ਬੱਧ 
ਵਿਹੂਣੀ ਇੱਕ ਜਵਾਨ ਲੜਕੀ ਸਾਹਮਣੇ ਬੈਠਾਈ ਪਾਠ-ਪੂਜਾ 
ਕਰਨ ਵਿੱਚ ਮਸ਼ਰੁਫ ਸੀ। ਘਰ ਅਦਰ ਧੂਫ਼ ਦੀ ਰੀਧ ਚਾਰੇ ਪਾਸੇ 
ਪਸਰੀ ਹੋਈ ਸੀ। 

ਮੇਰੇ ਪੁੱਛਣ 'ਤੇ ਘਰ ਦੇ ਬਜ਼ੁਰਗ ਨੇ ਦੱਸਿਆ, 
“ਜੀ , ਇਹ ਮੋਰੀ ਲੜਕੀ ਹੈ, ਪਿਛਲੇ ਪੰਜ-ਛੇ ਸਾਲਾਂ ਤੋੱ 
ਇਸ ਵਿੱਚ ਕੋਈ ਓਪਰੀ ਸ਼ੈਅ ਪਰਵੇਸ਼ ਕਰ ਗਈ ਹੈ, ਬੜਾ 
“ਲਾਜ ਕਰਵਾਇਆ ਪਰ ਖਹਿੜਾ ਨਹੀਂ ਛੱਡਦੀ ਪਈ । ਹੁਣ 
ਇਹਨਾਂ ਸੈਤਾਂ ਦੀ ਦੱਸ ਪਈ ਸੀ। ਇਹਦੇ ਇਲਾਜ ਲਈ 
ਅਸੀਂ ਕੋਈ ਪੀਰ ਫ਼ਕੀਰ ਦਾ ਡੇਰਾ ਨੀਂ ਛੱਡਿਆ। ਪਤਾ 
ਨਹੀਂ ਕਿੰਨਾ ਕੁ ਧੈਸਾ ਤੇ ਘਰ ਪੱਟ ਦਿੱਤਾ ਪਰ ਬਲਾ ਇਸ 
ਦਾ ਖਹਿੜਾ ਨਹੀਂ ਛੱਡਦੀ ਪਈ । ਅਸੀਂ ਤਾਂ ਸੁੱਖ-ਸੀਰਨੀਆਂ 
ਦੇਣ ਵਾਲੀ ਵੀ ਕੋਈ ਕਸਰ ਨੀਂ ਛੱਡੀ। ਹੁਣ ਤਾਂ ਕੋਸ਼ਿਸਾਂ 
ਕਰਕੇ ਹੈਭ ਗਏ ਹਾਂ ”। ਉਹ ਨਿਰਾਸ਼ਾ ਦੇ ਆਲਮ ਵਿੱਚ 
ਬੋਲਦਾ ਗਿਆ। ਮੈ ਉਸ ਤੋਂ ਵੋਟਾਂ ਸੈਬੈਧੀ ਜਾਣਕਾਰੀ ਲਈ 
ਅਤੇ ਉਸ ਨੂੰ ਇਕ ਪਾਸੇ ਕਰਕੇ ਆਪਣਾ ਫੋਨ ਨੰਬਰ ਪਰਚੀ 
`ਤੇ ਲਿਖ ਉਸ ਹੱਥ ਫੜ੍ਹਾਇਆ। ਨਾਲ ਹੀ ਹੌਲੀ ਦੇਣੇ ਕਿਹਾ 
ਕਿ ਤੁਹਾਡੀ ਲੜਕੀ ਨੂੰ ਠੀਕ ਕਰਨਾ ਇਨ੍ਹਾਂ ਅਖੌਤੀ ਬਾਬਿਆਂ 
ਦੇ ਵੱਸ ਦਾ ਰੋਗ ਨਹੀਂ । ਤੁਸੀਂ ਲੜਕੀ ਦੇ ਸਹੀ ਇਲਾਜ ਦੇ 
ਲਈ ਮੈਨੂੰ ਇਸ ਫੋਨ ਨੰਬਰ 'ਤੇ ਸੈਪਰਕ ਕਰ ਲੈਣਾ । ਅਸੀਂ 
ਇਸ ਨੂੰ ਠੀਕ ਕਰਨ ਵਿੱਚ ਤੁਹਾਡੀ ਹਰ ਸੈਭਵ ਮਦਦ 
ਕਰਾਂਗੇ । 
ਤਰਕਸ਼ੀਲ 


ਸ਼ਾਮ ਨੂੰ ਹੀ ਮੈਨੂੰ ਉਸ ਬਜ਼ੁਰਗ ਦਾ ਫੋਨ ਆ ਗਿਆ। 
ਉਸ ਕਹਿਣ ਲੱਗਾ, “ਜੀ, ਤੁਹਾਡੀ ਗੱਲ ਬਿਲਕੁਲ ਠੀਕ 
ਹੈ, ਮੇਰੀ ਕੁੜੀ ਨੂੰ ਕੋਈ ਫਰਕ ਨਹੀਂ ਪਿਆ। ਉਹ ਤਾਂ ਉਸੇ 
ਤਰ੍ਹਾਂ ਹੀ ਬੋਲ ਮਾਰ ਰਹੀ ਹੈ। ਨਾਲੇ ਅੱਜ ਵਾਲੇ ਬਾਬੇ ਵੀ 
ਪੱਚੀ ਸੌ ਰੁਪਏ ਲੈ ਕੇ ਚਲੇ ਗਏ ਹਨ । ਲੜਕੀ ਦੀ ਹਾਲਤ 
ਪਹਿਲਾਂ ਵਾਲੀ ਹੀ ਹੈ ।” ਮੈਂ ਉਸ ਨੂੰ ਅਗਲੇ ਦਿਨ ਹੀ ਉਨ੍ਹਾਂ 
ਦੇ ਘਰ ਪਹੁੰਚਣ ਦਾ ਇਕਰਾਰ ਕੀਤਾ। ਅਗਲੀ ਸਵੇਰ ਮੈਂ 
ਦੋ ਹੋਰ ਤਰਕਸ਼ੀਲ ਸਾਥੀਆਂ ਨੂੰ ਨਾਲ ਲੈ ਕੇ ਉਸ ਬਜ਼ੁਰਗ 
ਦੇ ਘਰ ਪਹੁੰਚ ਗਿਆ। ਅਸੀਂ ਉਸ ਨੂੰ ਇੱਕ ਕਮਰੇ ਵਿੱਚ 
ਅਲੱਗ ਬੈਠਾ ਲਿਆ ਅਤੇ ਲੜਕੀ ਦੇ ਬੀਤੇ ਜੀਵਨ ਬਾਰੇ 
ਵਿਸਥਾਰ ਨਾਲ ਦੱਸਣ ਬਾਰੇ ਆਖਿਆ। ਬਜ਼ੁਰਗ ਨੇ 
ਦੱਸਿਆ, “ਜੀ, ਮੇਰੇ ਦੋ ਲੜਕੀਆਂ ਅਤੇ ਇੱਕ ਲੜਕਾ ਹੈ, 
ਲੜਕਾ ਵਿਆਹਿਆ ਹੋਇਆ ਹੈ। ਉਹ ਆਪਣੀ ਰੋਜ਼ੀ- 
ਰੋਟੀ ਲਈ ਪਰਿਵਾਰ ਸਮੇਤ ਸ਼ਹਿਰ ਰਹਿੰਦਾ ਹੈ। ਸਾਰਾ ਕੁੱਝ 
ਠੀਕ ਠਾਕ ਸੀ, ਇਹ ਕੁੜੀ ਵੀ ਚੈਗੀ ਭਲੀ ਸੀ। ਸਾਰਾ 
ਘਰ ਦਾ ਕੌਮ ਕਰਦੀ ਸੀ। ਇਸ ਤੋ ਛੋਟੀ ਲੜਕੀ ਦਾ ਮੈੱ 
ਵਿਆਹ ਕਰ ਦਿੱਤਾ।” ਅਸੀਂ ਜਦੋਂ ਪੁੱਛਿਆ ਕਿ ਤੁਸੀਂ 
ਛੋਟੀ ਲੜਕੀ ਦਾ ਵਿਆਹ ਵੱਡੀ ਤੋ ਪਹਿਲਾਂ ਕਿਉ” ਕੀਤਾ 
ਤਾਂ ਉਸ ਨੇ ਦੱਸਿਆ, “ਕੀ ਕਰੀਏ ਜੀ ਕੁੜੀਆਂ ਦਾ ਫੁੱਫੜ 
ਹੀ ਰਿਸ਼ਤਾ ਕਰਵਾ ਰਿਹਾ ਸੀ । ਜਦੋਂ ਮੁੰਡੇ ਵਾਲੇ ਵੱਡੀ ਕੁੜੀ 
ਨੂੰ ਵੇਖਣ ਆਏ ਤਾਂ ਉਹਨਾਂ ਨੇ ਵੱਡੀ ਕੁੜੀ ਦੀ ਥਾਂ ਛੋਟੀ 
ਕੁੜੀ ਦੇ ਰਿਸ਼ਤੇ ਦੀ ਗੱਲ ਰੱਖ ਦਿੱਤੀ । ” 

ਜਵਾਈ ਭਾਈ ਦੀ ਜਿੱਦ ਤੇ ਮੈਂ ਵੀ ਹਾਂ ਕਰ ਦਿੱਤੀ। 
ਛੋਟੀ ਕੁੜੀ ਦਾ ਚੰਨੀ ਚੜ੍ਹਾਵਾ ਕਰ ਦਿੱਤਾ। ਉਹ ਆਪਣੇ 
ਘਰੀਂ ਰੈਗੀ ਵਸਦੀ ਹੈ । ਬਾਅਦ ਵਿੱਚ ਇਸ ਕੁੜੀ ਨੂੰ ਪਤਾ ਨੀਂ 
ਕੀ ਹੋ ਗਿਆ, ਸਮਝ ਤੋਂ ਬਾਹਰ ਹੈ। ਵਿਆਹ ਤੋਂ ਬਾਅਦ ਇਹ 
ਉਦਾਸ ਰਹਿਣ ਲੱਗੀ। ਅਸੀਂ ਸੋਚਿਆ ਕਿ ਛੋਟੀ ਭੈਣ ਤੋਂ 
ਬਗੈਰ ਉਦਾਸ ਰਹਿੰਦੀ ਹੈ । ਸਮਾਂ ਪਾ ਕੇ ਠੀਕ ਹੋ ਜਾਏਗੀ ਪਰ 
ਇਸ ਦੀ ਹਾਲਤ ਦਿਨੋ ਦਿਨ ਵਿਗੜਦੀ ਗਈ । ਪਹਿਲਾਂ ਕੈਮ 
ਕਰਨੋਂ ਹਟ ਗਈ। ਕਹਿੰਦੀ ਕੁਸ਼ ਵੀ ਕਰਨ ਨੂੰ ਮਨ ਨਹੀਂ 
ਕਰਦਾ । ਫਿਰ ਹੌਲੀ-ਹੌਲੀ ਮੋਜਾ ਮੱਲ ਬੈਠੀ । ਡਾਕਟਰ ਕਹਿੰਦੇ, 
ਏਹਨੂੰ ਕੋਈ ਬੀਮਾਰੀ ਨਹੀਂ। ਬੱਸ, ਇਸ ਦੇ ਇਲਾਜ ਲਈ 
ਭਟਕਦਿਆਂ ਆਹ ਦਿਨ ਆ ਗਏ। ਵਿਆਹ ਬਾਰੇ ਪੁੱਛਣ 'ਤੇ 


ਲੁਲਾਈਂ - ਅਗਸਤ 2022 13 


ਬਜ਼ੁਰਗ ਨੇ ਦੱਸਿਆ, ਪਹਿਲਾਂ ਤਾਂ ਇਸ ਕੁੜੀ ਲਈ ਕੁੱਝ ਸਮਾਂ 
ਕੋਈ ਚੱਜ ਦਾ ਘਰ ਨਹੀਂ ਲੱਭਿਆ ਫਿਰ ਇਹ ਬਿਮਾਰ ਰਹਿਣ 
ਲੱਗ ਪਈ ਤਾਂ ਵਿਆਹ ਵਾਲੀ ਗੱਲ ਪਿੱਛੇ ਪੈਂਦੀ ਗਈ। ਸਾਨੂੰ 
ਲੜਕੀ ਦੇ ਇਸ ਹਾਲਤ ਵਿੱਚ ਪਹੁੰਚਣ ਦੀ ਗੱਲ ਲਗਭਗ 
ਸਮਝ ਲੱਗ ਚੁੱਕੀ ਸੀ ਪਰ ਅਸੀਂ ਲੜਕੀ ਨਾਲ ਗੱਲਬਾਤ 
ਕਰਕੇ ਮਸਲੇ ਦਾ ਹੱਲ ਕਰਨਾ ਸੀ। 
ਜਦੋਂ ਅਸੀਂ ਲੜਕੀ ਨਾਲ ਅਲੱਗ ਬੈਠ ਕੇ ਗੱਲਬਾਤ 
ਸ਼ੁਰੂ ਕੀਤੀ ਤਾਂ ਸ਼ੁਰੁ ਵਿੱਚ ਉਸ ਨੇ ਕੋਈ ਜਵਾਬ ਨਾ ਦਿੱਤਾ। 
ਸਿਰਫ ਸਾਡੇ ਵੱਲ ਬਿਟਰ-ਬਿਟਰ ਤਕਦੀ ਰਹੀ । ਅਸੀਂ ਉਸ 
ਨੂੰ ਆਪਣੇ ਬਾਰੇ, ਜ਼ਿੰਦਗੀ ਤੇ ਰਿਸ਼ਤਿਆਂ ਬਾਰੇ ਉਦਾਹਰਨਾਂ 
ਨਾਲ ਸਮਝਾਇਆ। ਉਹ ਗੱਲ ਸੁਣਨ ਲੱਗ ਗਈ। ਜਦੋਂ 
ਅਸੀਂ ਉਸ ਨੂੰ ਪੁਰਨ ਵਿਸਵਾਸ਼ ਵਿੱਚ ਲਿਆ ਅਤੇ ਉਸ ਦੇ 
ਵਿਆਹ ਦੀ ਗੱਲ ਤੋਰੀ ਤਾਂ ਉਹ ਹੁੰਗਾਰਾ ਭਰਨ ਲੱਗ ਪਈ। 
ਅਸੀਂ ਉਸ ਨੂੰ ਕਿਹਾ ਕਿ ਅਸੀਂ ਤਾਂ ਉਸ ਦੇ ਰਿਸ਼ਤੇ ਲਈ ਹੀ 
ਗੱਲ ਕਰਨ ਆਏ ਹਾਂ, ਸਾਡੀ ਨਜ਼ਰ ਵਿੱਚ ਇੱਕ ਵਧੀਆ 
ਮੁੰਡਾ ਹੈ। ਇਹ ਗੱਲ ਸੁਣਦਿਆ ਹੀ ਉਸ ਨੇ ਗਲ ਵਿੱਚ 
ਲਮਕਦੀ ਚੁੰਨੀ ਨੂੰ ਠੀਕ ਕਰਕੇ ਵਧੀਆ ਬੁੱਕਲ ਮਾਰ ਲਈ। 
ਅਸੀਂ ਉਸ ਨੂੰ ਸਮਝਾਇਆ ਕਿ ਉਹ ਆਪਣੇ-ਆਪ ਨੂੰ 
ਵਧੀਆ ਤਰੀਕੇ ਨਾਲ ਸੈਭਾਲੇ । ਪਹਿਲਾਂ ਦੀ ਤਰ੍ਹਾਂ ਹੀ ਘਰ 
ਦੇ ਕੰਮਾਂ ਵਿੱਚ ਰੁਚੀ ਲਵੇ । ਉਸ ਨੇ ਸਾਨੂੰ ਹਾਂ-ਪੱਖੀ ਹੁੰਗਾਰਾ 
ਦਿੱਤਾ। 
ਅਸੀਂ ਉਸ ਨਾਲ ਹਫਤੇ ਬਾਦ ਫਿਰ ਮਿਲਣ ਦਾ 
ਵਾਅਦਾ ਕੀਤਾ। ਉਸ ਨੂੰ ਆਪਣੀ ਛੋਟੀ ਭੈਣ 'ਤੇ ਸਖ਼ਤ 
ਗਿਲਾ ਸੀ ਕਿ ਉਸ ਨੇ ਘਰ ਵੀ ਵਸਾ ਲਿਆ ਤੇ ਮੇਰਾ ਚਾਵਾਂ 
ਨਾਲ ਬਣਾਇਆ ਦਾਜ ਦਾ ਸਮਾਨ ਵੀ ਲੈ ਗਈ । ਅਸੀਂ ਉਸ 
ਸੁਖਾਵਾਂ ਬਣਾਉਣ ਦਾ ਸੁਝਾਅ ਦਿੱਤਾ । ਜਿਸਨੂੰ ਉਸ ਨੇ ਖ਼ੁਸ਼ੀ 
ਨਾਲ ਸਵੀਕਾਰ ਕਰ ਲਿਆ। ਅਸੀਂ ਉਸ ਦੇ ਬਜ਼ੁਰਗ ਬਾਪ ਨੂੰ 
ਲੜਕੀ ਦੇ ਮਾਨਸਿਕ ਰੋਗੀ ਹੋਣ ਦਾ ਕਾਰਨ ਸਮਝਾਇਆ ਕਿ 
ਵੱਡੀ ਲੜਕੀ ਨੂੰ ਅਣਦੇਖਿਆ ਕਰਕੇ ਛੋਟੀ ਲੜਕੀ ਦਾ ਵਿਆਹ 
ਕਰਨਾ ਉਸ ਦੀ ਵੱਡੀ ਭੁੱਲ ਸੀ। ਹੁਣ ਚੰਗਾ ਮੁੰਡਾ ਵੇਖ ਕੇ 
ਜਲਦੀ ਤੋਂ ਜਲਦੀ ਇਸ ਦਾ ਵਿਆਹ ਕਰਨਾ ਚਾਹੀਦਾ ਹੈ। 
ਬਜ਼ੁਰਗ ਨੂੰ ਸਾਰੀ ਸਮਝ ਆ ਚੁੱਕੀ ਸੀ। ਮਹੀਨੇ ਦੇ ਵਿੱਚ ਵਿੱਚ 
ਲੜਕੀ ਘਰ ਦੇ ਕੰਮ-ਕਾਰ ਵਿੱਚ ਲੱਗ ਗਈ । ਬਾਪ ਨੇ ਉਸ 
ਲਈ ਯੋਗ ਵਰ ਲੱਭ ਕੇ ਲੜਕੀ ਦਾ ਵਿਆਹ ਕਰ ਦਿੱਤਾ। 
ਲੜਕੀ ਦੀ ਓਪਰੀ ਸ਼ੈਅ ਕਿਧਰੇ ਨਜ਼ਰ ਨੀਂ ਆਈ।ਉਹ ਆਪਣੇ 
ਸਹੁਰੇ ਘਰ ਰਾਜ਼ੀ ਖ਼ੁਸ਼ੀ ਵਸ ਰਹੀ ਹੈ। 
97819 25566 


ਤਰਕਸ਼ੀਲ 


... ਪੰਨਾ 11 ਦਾ ਬਾਕੀ _ 'ਤੇ ਨਿਰਭਰ ਹੁੰਦੀ ਹੈ। 
ਜ਼ਿੰਦਗੀ ਦੇ ਇਸ ਫ਼ੈਸਲੇ ਵਿੱਚ ਮੇਰੇ ਪਰਿਵਾਰਕ 
ਮਾਹੌਲ ਤੇ ਪੁਸਤਕਾਂ ਦੇ ਅਧਿਐਨ ਦਾ ਵੱਡਾ ਰੋਲ ਹੈ। 
ਪੁਸਤਕਾਂ ਤੋ ਹੀ ਮੈਂ ਜੀਵਨ ਵਿੱਚ ਕੁਝ ਨਵਾਂ ਤੇ ਨਿਵੇਕਲਾ 
ਕਰਨ ਦੀ ਜਾਂਚ ਸਿੱਖੀ। ਇਹ ਅਧਿਐਨ ਜ਼ਿੰਦਗੀ ਦੇ ਨਵੇਂ 
ਰਾਹ ਖੋਲ੍ਹਦਾ ਹੈ। ਪ੍ਰੇਰਨਾ ਤੇ ਸਬਕ ਬਣਦਾ ਹੈ । ਮੈਨੂੰ ਆਪਣੇ 
ਫ਼ੈਸਲੇ, ਤਰਕਸ਼ੀਲ ਵਿਚਾਰਾਂ ਉੱਪਰ ਪੂਰਨ ਸੰਤੁਸ਼ਟੀ 'ਤੇ ਫ਼ਖ਼ਰ 
ਹੈ। ਧਾਰਮਿਕ ਰਹੁ ਰੀਤਾਂ ਤੋਂ ਬਿਨਾ ਵਿਆਹ ਕਰਵਾਉਣ ਦਾ 
ਮੇਰਾ ਤਰਕ ਫ਼ੈਸਲਾ ਹੁਣ ਇਹ ਮੇਰੀ ਜ਼ਿੰਦਗੀ ਦਾ ਸੁਖ਼ਦ 
ਅਹਿਸਾਸ ਬਣ ਗਿਆ ਹੈ। 
94644 81975 


...ਪੰਨਾ 12 ਦਾ ਬਾਕੀ ਮਰਾਠੀ ਪਿੰਡਾਂ ਵਿੱਚ ਅਧਵਿਸ਼ਵਾਸਾਂ 


ਦਾ ਹਨੇਰਾ ਮਿਟਾਉਣ ਤੇ ਕਰਮਾਂ ਕਾਂਡਾਂ ਦੇ ਭਰਮ ਭੁਲੇਖੇ ਦੂਰ 
ਕਰਨ ਜਾਂਦੀ ਗਿਆਨ ਵਿਗਿਆਨ ਵਾਹਿਨੀ ਦਾ ਕਾਰਜ 
ਭਾਰ ਸੈਸਥਾ ਨੇ ਉਸਨੂੰ ਸੌਂਪਿਆ ਹੈ। ਉਸਦੇ ਮਨ ਮਸਤਕ 
ਵਿੱਚ ਭਰਮ ਮੁਕਤ, ਬਰਾਬਰੀ ਵਾਲੇ ਸਮਾਜ ਦਾ ਸੁਪਨਾ 
ਸੈਜੋਇਆ ਹੈ। ਇਸ ਕਾਜ ਵਿੱਚ ਜਟਿਆ ਉਹ ਅਕਦਾ ਥੱਕਦਾ 
ਨਹੀਂ। ਉਸਦੀਆਂ ਆਪਣੀਆਂ ਲੋੜਾਂ ਸੀਮਤ ਹਨ ਪਰ ਕੈਮ 
ਦਾ ਖੇਤਰ ਅਸੀਮਤ। ਇਸ ਸੁਵੱਲੜੇ ਰਾਹ ਤੁਰਦਿਆਂ ਉਹ 
ਨਿਮਰਤਾ ਨਾਲ ਆਖਦਾ ਹੈ, ਇਹ ਡਾ.ਦਾਭੋਲਕਰ ਦੀਆਂ 
ਪੈੜਾਂ ਤੇ ਕੁਰਬਾਨੀ ਸਦਕਾ ਹੈ । 

ਆਪਣੇ ਦਫ਼ਤਰ ਵਿੱਚ ਬੈਠਿਆਂ ਉਹ ਕਲਮ, ਕਲਾ 
ਨਾਲ ਜਨ ਚੇਤਨਾ ਨੂੰ ਉੱਤਮ ਕਾਰਜ ਦੱਸਦਾ ਹੈ । ਰਾਹੁਲ 
ਆਖਦਾ, ਇਹ ਕਲਮ ਦੀ ਤਾਕਤ ਹੈ ਕਿ ਜਿਨ੍ਹਾਂ ਫ਼ਿਰਕੂ 
ਤਾਕਤਾਂ ਨੇ ਡਾ. ਦਾਭੋਲਕਰ ਨੂੰ ਸਾਡੇ ਕੋਲੋਂ ਖੋਹਿਆ ਸੀ, 
ਉਹਨਾਂ ਦੇ ਆਸ਼ੇ ਪੂਰੇ ਨਹੀਂ ਹੋਏ, ਨਾ ਹੋਣਗੇ। ਡਾ. ਦਾਭੋਲਕਰ 
ਤਾਂ ਸਾਡੇ ਅਗ ਸੈਗ ਨੇ ।ਇਹ ਉਹਨਾਂ ਦੇ ਵਿਚਾਰਾਂ ਤੇ ਆਦਰਸ਼ਾਂ 
ਦੀ ਤਾਕਤ ਹੈ। ਇਹੋ ਆਪਣੀ ਸਾਂਝ ਦਾ ਸਬੱਬ ਹੈ ਤੇ ਤੁਰਦੇ 
ਰਹਿਣ ਦੀ ਚਾਹ। 

ਫੁੱਲਾਂ, ਪੁਸਤਕਾਂ ਤੇ ਅਪਣੱਤ ਭਰੀਆਂ ਮੁਸਕਾਨਾਂ 
ਨਾਲ ਸਾਨੂੰ ਵਿਦਾਈ ਮਿਲੀ। ਇਹ ਸਾਡੇ ਸਫ਼ਰ ਦੇ ਅਮੁੱਲੇ ਪਲ 
ਸਨ। ਵਾਪਸੀ 'ਤੇ ਮਨ ਦਾ ਰੈਂਅ ਸਕੂਨ ਭਰਿਆ ਸੀ। ਉਨ੍ਹਾਂ 
ਸੈਗ ਵਿਚਰਦਿਆਂ ਮਿਲੀ ਪ੍ਰੇਰਨਾ ਸਫ਼ਰ ਦਾ ਹਾਸਲ ਸੀ ਕਿ 
ਹਰ ਘਰ ਵਿਚ ਪੁਸਤਕ ਵਾਸਾ ਹੋਵੇ, ਮਨਾਂ ਵਿਚ ਚੇਤਨਾ ਦੇ 
ਦੀਪ ਜਗਮਗ ਕਰਨ; ਜਾਣਨ, ਜਿਉਣ ਦੀ ਤਾਂਘ ਤੇ ਮੇਜ਼ਿਲ 
ਪਾਉਣ ਦੀਆਂ ਉਮੋਗਾਂ ਉਗਮਣ। 

95010-06626 


ਲੁਲਾਈਂ - ਅਗਸਤ 2022 14 


ਪੜ੍ਹਨਯੋਗ ਪੁਸਤਕਾਂ-6 


ਓਲਨਕ ੬ "$ 


ਕੁੱਝ ਕਿਤਾਬਾਂ ਵਕਤੀ ਤੌਰ 'ਤੇ ਚਰਚਿਤ ਹੁੰਦੀਆਂ 
ਅਤੇ ਪੜ੍ਹੀਆਂ ਜਾਂਦੀਆਂ ਹਨ ਪਰ ਉਹ ਸਮਾਂ ਬੀਤ ਜਾਣ 
ਬਾਅਦ ਉਨ੍ਹਾਂ ਦੀ ਮਹੱਤਤਾ ਘਟ ਜਾਂਦੀ ਹੈ। ਇਸਦੇ ਮੁਕਾਬਲੇ 
ਕੁੱਝ ਪੁਸਤਕਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਖਿੱਚ 
ਬਹੁਤ ਸਮਾਂ ਬੀਤਣ ਬਾਅਦ ਵੀ ਮੱਧਮ ਨਹੀਂ ਪੈਂਦੀ, ਉਨ੍ਹਾਂ ਦੀ 
ਮਹੱਤਤਾ ਉਵੇਂ ਬਰਕਰਾਰ ਰਹਿੰਦੀ ਹੈ ।ਮਹਾਂ-ਵਿਦਵਾਨ ਰਾਹਲ 
ਸੈਕਰਾਤਾਇਨ ਦੀ ਲਿਖੀ “'ਵੋਲਗਾ ਤੋ' ਗੈਗਾ” ਵੀ ਅਜਿਹੀ 
ਪੁਸਤਕ ਹੈ ਜਿਸ ਦੀ ਸਾਰਥਿਕਤਾ ਇਸਦੇ ਲਿਖੇ ਜਾਣ ਤੋ 80 
ਸਾਲ ਬਾਅਦ ਵੀ ਉਸੇ ਤਰ੍ਹਾਂ ਕਾਇਮ ਹੈ। _ 


( 1 

ਅਤੇ ਕੁਦਰਤੀ ਆਫ਼ਤਾਂ ਦਾ ਟਾਕਰਾ ਕਰਨ ਦੇ ਪਹਿਲਾਂ ਦੇ 
ਮੁਕਾਬਲੇ ਵਧੇਰੇ ਸਮਰੱਥ ਹੋ ਗਿਆ ਸੀ ।ਜਿਸ ਕਰਕੇ ਕਬੀਲਿਆਂ 
ਦੀ ਆਬਾਦੀ ਵਧਣ ਲੱਗੀ। ਆਬਾਦੀ ਵਧਣ ਨਾਲ ਉਸ ਨੂੰ 
ਜਿੱਥੇ ਪਹਿਲਾਂ ਰਹਿ ਰਹੇ ਕਬੀਲਿਆਂ ਨਾਲ ਉਨ੍ਹਾਂ ਦੇ ਟਕਰਾਅ 
ਹੁੰਦੇ । ਇਸ ਦੂਸਰੀ ਕਥਾ ਦੇ ਐਤ ਉੱਤੇ ਗਿਣਤੀ ਪੱਖੋਂ ਕਮਜ਼ੋਰ 
ਕੁਰੂ ਕਬੀਲੇ ਨੂੰ ਵੋਲਗਾ ਦਾ ਕੌਢਾ ਛੱਡ ਕੇ ਮੱਧ ਏਸ਼ੀਆ ਦੇ 
ਉਜ਼ਬੇਕਿਸਤਾਨ ਦੇ ਇਲਾਕੇ ਵੱਲ ਜਾਣਾ ਪੈਂਦਾ ਹੈ। ਅਗਲੀ 
ਕਥਾ ਇਸ ਤੋਂ ਹੋਰ ਪੇਜ ਸੌ ਸਾਲ ਬਾਅਦ 


ਇਸਦੀ ਸਦੀਵੀ ਮਹੱਤਤਾ ਦਾ ਕਾਰਣ ਇਸ 
ਦਾ ਵਿਸ਼ਾ ਵਸਤੂ ਹੈ ਜੋ ਮਨੁੱਖੀ ਸਮਾਜ ਦੇ 
ਲਗਪਗ ਦਸ ਹਜ਼ਾਰ ਸਾਲਾਂ ਦੇ ਇਤਿਹਾਸ ਨੂੰ ਛਿ 
ਕਲਾਵੇ ਵਿਚ ਲੈਂਦਾ ਹੈ। ਇਸ ਪੁਸਤਕ ਵਿੱਚ !-._ 
ਵੱਖ ਵੱਖ ਕਾਲਾਂ ਨਾਲ ਸਬੰਧਿਤ 20 : 
ਕਹਾਣੀਆਂ ਰਾਹੀਂ ਮਨੁੱਖੀ ਸਮਾਜ ਦੇ ਇਤਿਹਾਸ 
ਅਤੇ ਵਿਕਾਸ ਨੂੰ ਚਿਤਰਿਆ ਗਿਆ ਹੈ। 
ਇਸ ਦੀ ਪਹਿਲੀ ਕਥਾ “ਨਿਸ਼ਾ” ਅੱਜ 
ਤੋਂ ਅੱਠ ਹਜ਼ਾਰ ਸਾਲ ਪਹਿਲਾਂ ਦੇ ਸਮੇਂ ਨਾਲ 
ਸਬੈਧਿਤ ਹੈ ਜਿਸ ਵਿੱਚ ਵੋਲਗਾ ਨਦੀ ਦੇ ਕੰਢੇ ਇਿ 


`ਤੇ ਰਹਿੰਦੇ ਇੱਕ ਕਬੀਲੇ ਦਾ ਵਰਣਨ ਹੈ।ਉਸ [ 5 ੮੯. ੫੪ ੨੬੬. 


ਦਾ ਹਾਲ ਬਿਆਨ ਕਰਦੀ ਹੈ ਜਦ ਪਸ਼ੂ- 
ਪਾਲਣ ਸ਼ੁਰੂ ਹੋ ਚੁੱਕਾ ਹੈ ।ਪਸ਼ੂ-ਧਨ ਖੋਹਣ 
ਲਈ ਕਬੀਲਿਆਂ ਵਿੱਚ ਲੜਾਈਆਂ 
“-. ਕਬੀਲੇ ਨੂੰ ਉਥੋਂ ਭਜਾ ਕੇ ਹੋਰ ਦੱਖਣ ਵੱਲ 
ਧੱਕ ਦਿੰਦਾ ਹੈ। 

ਚੌਥੀ ਕਥਾ ਮਨੁੱਖੀ ਸਮਾਜ ਵਿੱਚ ਆਈ 
ਹੈ ਜਦ ਮਨੁੱਖ ਪਸ਼ੂ-ਪਾਲਣ ਦੇ ਨਾਲ ਨਾਲ 
ਖੇਤੀਬਾੜੀ ਵੀ ਸ਼ੁਰੂ ਕਰਦਾ ਹੈ । ਇਸੇ ਸਮੇ' 
ਮਨੁੱਖ ਧਾਤਾਂ ਦੀ ਵਰਤੋ' ਕਰਨੀ ਸਿਖਦਾ 


ਸਮੇਂ ਮਾਤਰੀ ਪ੍ਰਧਾਨ ਸਮਾਜ ਹੈ ਜਿਸ ਵਿੱਚ 
ਸਰੀਰਕ ਸਬੰਧਾਂ ਬਾਰੇ ਕੋਈ ਨਿਯਮ ਜਾਂ ਸਦਾਚਾਰ ਨਹੀਂ ਹੈ। 
ਇਸ ਕਰਕੇ ਕਬੀਲਾ ਆਪਣੀ ਮੁਖੀ ਔਰਤ ਨਾਲ ਹੀ ਬੱਝਿਆ 
ਹੁੰਦਾ ਹੈ। ਜੀਵਨ ਪੱਥਰ ਦੇ ਹਥਿਆਰਾਂ ਨਾਲ ਸ਼ਿਕਾਰ ਕਰਨ 
ਕਰ ਕੇ ਚਲਦਾ ਸੀ। ਅਗਲੀ ਕਥਾ ਉਸ ਤੋ ਢਾਈ ਹਜ਼ਾਰ 
ਸਾਲ ਬਾਅਦ ਦੇ ਸਮੇਂ ਦਾ ਚਿਤ੍ਣ ਕਰਦੀ ਹੈ ਜਦ ਮਨੁੱਖ ਮਾਰੇ 
ਗਏ ਜਾਨਵਰਾਂ ਦੇ ਚਮੜੇ ਨਾਲ ਆਪਣਾ ਸਰੀਰ ਢਕਣ ਲੱਗ 
ਪਿਆ, ਮਿੱਟੀ ਦੇ ਬਰਤਨ ਬਨਾਉਣ ਲੱਗ ਪਿਆ ਸੀ ਅਤੇ 
ਗੁਫਾਵਾਂ ਦੀ ਬਜਾਏ ਲੱਕੜ ਅਤੇ ਘਾਹ ਫੂਸ ਨਾਲ ਝੌੱਪੜੇ 
ਬਣਾ ਕੇ ਰਹਿਣ ਲੱਗਾ ਸੀ। ਪਰ ਇਹ ਟਿਕਾਣੇ ਸਥਾਈ ਨਹੀਂ 
ਸਨ, ਜਦ ਉਥੋਂ ਸ਼ਿਕਾਰ ਅਤੇ ਜੈਗਲੀ ਫਲ ਆਦਿ ਘਟ ਜਾਂਦੇ 
ਤਾਂ ਕਬੀਲਾ ਹੋਰ ਜਗ੍ਹਾ ਚਲਾ ਜਾਂਦਾ।ਮਨੁੱਖ ਜੈਗਲੀ ਜਾਨਵਰਾਂ 


ਤਰਕਸ਼ੀਲ 


ਹੈ। ਮਨੁੱਖ ਵੱਲੋਂ ਵਰਤੀ ਜਾਣ ਵਾਲੀ 
ਪਹਿਲੀ ਧਾਤ ਤਾਂਬਾ ਸੀ ਕਿਉਂਕਿ ਇਸ ਨੂੰ ਪਿਘਲਾਉਣਾ 
ਅਤੇ ਵਰਤਣਾ ਸੌਖਾ ਸੀ (ਇਸਦੇ ਮੁਕਾਬਲੇ ਲੋਹਾ ਸਖਤ ਅਤੇ 
ਉੱਚੇ ਤਾਪਮਾਨ 'ਤੇ ਪਿਘਲਦਾ ਹੈ)। ਇਸ ਕਥਾ ਦੀ ਸਭ ਤੋਂ 
ਦਿਲਚਸਪ ਗੱਲ ਪੁਰਾਣੀ ਰਵਾਇਤੀ ਸੋਚ ਦੇ ਬਜ਼ਰਗਾਂ ਵੱਲੋਂ 
ਖੇਤੀ ਅਤੇ ਤਾਂਬੇ ਦੀ ਵਰਤੋਂ ਦਾ ਵਿਰੋਧ ਹੈ ਜਿਸ ਤੋਂ ਪਤਾ 
ਚਲਦਾ ਹੈ ਹਰ ਨਵੀਂ ਤਕਨੀਕ ਅਤੇ ਜੀਵਨ ਜਾਚ ਦਾ ਪਹਿਲਾਂ 
ਪਹਿਲ ਵਿਰੋਧ ਹੋਣਾ ਸੁਭਾਵਿਕ ਹੀ ਹੁੰਦਾ ਹੈ ਕਿਉਂਕਿ ਲੋਕ 
ਪੁਰਾਣੇ ਢੰਗ ਅਨੁਸਾਰ ਜਿਉਣਾ ਗਿੱਝੇ ਹੁੰਦੇ ਹਨ। ਇੱਕ 
ਨੌਜਵਾਨ ਯਾਤਰੀ ਨਾਲ ਗੱਲ ਕਰਦਿਆਂ ਪੁਰੂ ਕਬੀਲੇ ਦਾ 
ਬਜ਼ੁਰਗ ਕਹਿੰਦਾ ਹੈ 

“ਇਹ ਤਾਂਬਾ ਤੇ ਖੇਤ ਵੇਖ ਕੇ ਮੇਰਾ ਕਾਲਜਾ ਮੱਚਦਾ 
ਹੈ। ਜਦੋਂ ਤੋਂ ਇਹ ਚੀਜ਼ਾਂ ਵਕਸ਼ੂ ਨਦੀ ਦੇ ਕੇਢੇ 'ਤੇ ਆਈਆਂ 


ਲੁਲਾਈਂ - ਅਗਸਤ 2022 15 


ਹਨ, ਉਦੋਂ ਤੋਂ ਹੀ ਪਾਪ-ਅਧਰਮ ਵਧ ਗਏ ਹਨ । ਦੇਵਤੇ ਵੀ 
ਗੁੱਸੇ ਹੋ ਗਏ, ਮਹਾਂਮਾਰੀਆਂ ਵਧ ਗਈਆਂ ਅਤੇ ਮਾਰ-ਕਾਟ 
ਵੀ ਵਧ ਗਈ ।” ਇਵੇਂ ਖੇਤੀ ਕਰਨ ਬਾਰੇ ਉਹ ਕਹਿੰਦਾ ਹੈ 
“ਇਨ੍ਹਾਂ ਤਾਂਬੇ ਦੇ ਸ਼ਸ਼ਤਰਾਂ ਨਾਲ ਧਰਤੀ ਮਾਤਾ ਦੀ ਛਾਤੀ 
ਚੀਰੀ। ਅਜਿਹਾ ਪਾਪ ਕਦੇ ਕਿਸੇ ਨੇ ਨਹੀਂ ਸੀ ਕੀਤਾ । ਧਰਤੀ 
ਨੂੰ ਮਾਂ ਸਮਝਿਆ ਜਾਂਦਾ ਹੈ ਬੱਚਾ।” 

ਇਸ ਦੌਰ ਵਿੱਚ ਔਰਤ ਦੀ ਸਥਿਤੀ ਵੀ ਮਰਦ ਤੋਂ 
ਦੁਜੈਲੀ ਹੋ ਜਾਂਦੀ ਹੈ । ਔਰਤਾਂ ਦੀ ਪ੍ਰਧਾਨਗੀ ਵਾਲੇ ਕਬੀਲਿਆਂ 
ਦੀ ਥਾਂ ਹੁਣ ਜਨ ਹੋਂਦ ਵਿੱਚ ਆ ਜਾਂਦੇ ਹਨ ਜਿਨ੍ਹਾਂ ਵਿੱਚ 
ਸ਼ਾਮਲ ਮਰਦ ਔਰਤਾਂ ਦੀ ਗਿਣਤੀ ਕਾਫੀ ਵੱਡੀ ਹੁੰਦੀ ਹੈ। 
ਵਿੱਚ ਅਗਵਾਈ ਦੇਣ ਲਈ ਆਗੂ ਚੁਣਦੇ ਹਨ ਜਿਸ ਨੂੰ ਇਸ 
ਕਥਾ ਵਿੱਚ ਉਹ “ਇਦਰ” ਦੀ ਉਪਾਧੀ ਦਿੰਦੇ ਹਨ । ਯਾਨੀ ਕਿ 
ਅਸਲ ਵਿੱਚ ਮੁਢਲੇ ਆਰੀਆਂ ਦਾ ਸੈਨਾਪਤੀ ਜਾਂ ਆਗੂ ਸੀ। 

ਅਗਲੀ ਕਥਾ ਆਰੀਆਂ ਦੇ ਭਾਰਤ ਵੱਲ ਆਉਣ 
ਅਤੇ ਇਥੋਂ ਦੇ ਪਹਿਲੇ ਵਸਨੀਕਾਂ ਨਾਲ ਯੁੱਧ ਕਰਨ ਨਾਲ 
ਸਬੈਧਿਤ ਹੈ। ਆਬਾਦੀ ਵਧਣ 'ਤੇ ਉਪਰੋਕਤ ਕਬੀਲੇ ਦੱਖਣ 
ਵੱਲ ਸਵਾਤ ਘਾਟੀ ਨੂੰ ਚਲਦੇ ਹਨ। (ਸਵਾਤ ਘਾਟੀ ਮੌਜੂਦਾ 
ਪਾਕਿਸਤਾਨ ਵਿੱਚ ਹੈ) ਵਪਾਰ ਸ਼ੁਰੂ ਹੋ ਜਾਣ ਕਰਕੇ ਉਹ 
ਜਾਣਦੇ ਸਨ ਇਹ ਇਲਾਕਾ ਬਹੁਤ ਖੁਸ਼ਹਾਲ ਹੈ। ਜਿਵੇਂ ਕਿ 
ਅਸੀਂ ਸਿੰਧ ਘਾਟੀ ਦੀ ਸਭਿਅਤਾ ਦੇ ਵਰਣਨ ਵਿੱਚ ਪੜ੍ਹਦੇ 
ਆਏ ਹਾਂ -ਲੋਕ ਵਧੀਆ ਮਕਾਨਾਂ ਵਿੱਚ ਰਹਿੰਦੇ ਸਨ ਪਰ 
ਵਪਾਰੀ ਬਿਰਤੀ ਦੇ ਹੋ ਗਏ ਸਨ, ਦਾਸ ਰਖਦੇ ਸਨ ਅਤੇ 
ਵਸਤਾਂ ਦਾ ਵਟਾਂਦਰਾ ਕਰਨ ਆਉਂਦੇ ਆਰੀਆਂ ਨੂੰ ਉਹ ਮੂਰਖ 
ਅਤੇ ਨੀਵੇਂ ਸਮਝਦੇ ਸਨ। ਸੋ ਹਿਤਾਂ ਦੇ ਟਕਰਾਉਣ 'ਤੇ ਯੁੱਧ 
ਹਨ। 
ਸਥਾਨਕ ਲੋਕਾਂ ਦੇ ਆਪਸੀ ਮੇਲ ਕਾਰਣ ਆਰੀਆਂ ਵਿੱਚ ਵੀ 
ਦਾਸ ਬਨਾਉਣ, ਜਨ ਦੇ ਆਗੂ ਵੱਲੋਂ ਸਾਰੀਆਂ ਤਾਕਤਾਂ 
ਆਪਣੇ ਹੱਥ ਵਿੱਚ ਕਰ ਕੇ ਰਾਜਾ ਬਣਨ, ਔਰਤਾਂ ਨੂੰ 
ਸਮਜਿਕ-ਰਾਜਨੀਤਕ ਜੀਵਨ ਵਿਚੋਂ ਬਾਹਰ ਕਰਨ ਵਰਗੇ 
ਰਝਾਨਾਂ ਦਾ ਵਰਣਨ ਹੈ । ਬਾਹਰੋਂ ਆਏ ਆਰੀਆਂ ਦੇ ਸਥਾਨਕ 
ਔਰਤਾਂ ਨਾਲ ਮੇਲ ਵਿਚੋਂ ਅਗਲੀਆਂ ਪੀੜ੍ਹੀਆਂ ਦੇ ਨੈਣ ਨਕਸ਼ 
ਵੀ ਬਦਲਣ ਲੱਗੇ, ਪੀਲੇ ਕੇਸ ਅਤੇ ਨੀਲੀਆਂ ਅੱਖਾਂ ਵਾਲਾ 
ਗੁਣ ਘਟਣ ਲੱਗਾ। ਆਰੀਆਂ ਦੇ ਪੁਰਾਣੇ ਬਜ਼ੁਰਗਾਂ ਨੇ 
ਰਵਾਇਤੀ ਪ੍ਰਬੰਧ ਅਤੇ ਖ਼ੂਨ ਦੀ ਸ਼ੁੱਧਤਾ ਕਾਇਮ ਰੱਖਣ ਲਈ 


ਤਰਕਸ਼ੀਲ 


ਕੋਸ਼ਿਸ਼ਾਂ ਕੀਤੀਆਂ ਪਰ ਇਤਿਹਾਸ ਦਾ ਆਪਣਾ ਵਹਿਣ ਹੁੰਦਾ 
ਹੈ, ਜਿਸ ਨੂੰ ਉਸ ਦੌਰ ਦੀਆਂ ਪਦਾਰਥਕ ਹਾਲਤਾਂ ਤੈਅ 
ਕਰਦੀਆਂ ਹਨ, ਇਹ ਕੁੱਝ ਵਿਅਕਤੀਆਂ ਦੀਆਂ ਇੱਛਾਵਾਂ 
ਦਾ ਮੁਥਾਜ ਨਹੀਂ ਹੁੰਦਾ। 

ਹੈ ਜਿਸ ਦਾ ਕਾਲ 700 ਈ. ਪੂਰਵ, ਭਾਵ ਅੱਜ ਤੋ' ਕੋਈ 
ਤਿੰਨ ਹਜ਼ਾਰ ਸਾਲ ਪਹਿਲਾਂ ਦਾ ਮਿਥਿਆ ਗਿਆ ਹੈ। ਇਸ 
ਕਾਲ ਵਿੱਚ ਵੇਦਾਂ ਤੋਂ ਅੱਗੇ ਉਪਨਿਸ਼ਦ ਰਚੇ ਗਏ, ਨਿਰਾਕਾਰ 
ਬ੍ਹਮ ਦਾ ਸੈਕਲਪ ਘੜ੍ਹਿਆ ਗਿਆ ਅਤੇ ਪੁਨਰ-ਜਨਮ ਦੀ 
ਮਿੱਥ ਸਥਾਪਤ ਕੀਤੀ ਗਈ। ਅਜਿਹੇ ਸੈਕਲਪ ਕਿਉ ਅਤੇ 
ਕਿਵੇਂ ਘੜ੍ਹੇ ਗਏ ਇਸ ਬਾਰੇ ਇੱਕ ਵਿਦਵਾਨ ਆਪਣੀ ਔਰਤ 
ਸਾਥਣ ਨਾਲ ਇਉਂ ਗੱਲਬਾਤ ਕਰਦਾ ਦਿਖਾਇਆ ਹੈ 
ਦਿੰਦੇ ਹਾਂ। ਇਹ ਇਸ ਲਈ ਕਿ ਜਨਤਾ ਦੇਵਤਿਆਂ ਦੀ 
ਅਲੌਕਿਕ ਸ਼ਕਤੀ ਉੱਪਰ ਵਿਸ਼ਵਾਸ ਕਰੇ । ਤੇ ਇਹ ਵੀ ਸਮਝੇ 
ਕਿ ਅਸੀਂ ਜੋ ਇਹ ਖ਼ੁਸ਼ਬੂਦਾਰ ਚੌਲ, ਵੱਛਿਆਂ ਦੇ ਨਰਮ ਮਾਸ 
ਦੀ ਤਰੀ, ਮਹੀਨ ਵਸਤਰ ਅਤੇ ਮੋਤੀਆਂ ਜੜੇ ਗਹਿਣੇ ਹੈਢਾਉਂਦੇ 
ਹਾਂ, ਇਹ ਸਭ ਦੇਵਤਿਆਂ ਦੀ ਕਿਰਪਾ ਨਾਲ ਹੈ ।” 

“ਤਾਂ ਕੀ ਪੁਰਾਣੇ ਦੇਵਤੇ ਹੀ ਕਾਫੀ ਨਹੀਂ ਸਨ, ਹੁਣ ਇਸ 
ਨਵੇਂ' ਬ੍ਰਹਮ ਦੀ ਕੀ ਲੋੜ ਪੈ ਗਈ ?” 

ਵੇਖਿਆ। ਹੁਣ ਬਹੁਤਿਆਂ ਦੇ ਮਨ ਵਿੱਚ ਸ਼ੱਕ ਪੈਦਾ ਹੋਣਾ ਸ਼ੁਰੂ 
ਹੋ ਗਿਆ ਹੈ।” 

“ਤਾਂ ਕੀ ਬ੍ਰਹਮ ਵਿੱਚ ਸ਼ੱਕ ਨਹੀਂ ਹੋਵੇਗਾ ? ” 

“ ਬ੍ਰਹਮ ਦਾ ਸਰੂਪ ਹੀ ਮੈਂ ਅਜੇਹਾ ਘੜਿਆ ਹੈ ਕਿ ਕੋਈ ਵੀ 
ਉਸਨੂੰ ਵੇਖਣ ਦੀ ਮੈਗ ਨਹੀਂ ਕਰੇਗਾ । ਅਜੇਹੀ ਧਾਰਨਾ ਜੋ ਕਿ 
ਅਸਮਾਨ ਦੀ ਤਰ੍ਹਾਂ ਹੀ ਵੇਖਣ-ਸੁਣਨ ਦੀ ਚੀਜ਼ ਨਹੀਂ, ਜੋ 
ਇਥੇ ਉਥੇ ਸਭ ਜਗ੍ਹਾ ਹੈ, ਉਸਨੂੰ ਵੇਖਣ ਦਾ ਸਵਾਲ ਹੀ ਕਿਵੇਂ 
ਉੱਠ ਸਕਦਾ ਹੈ ? ਸਵਾਲ ਤਾਂ ਉਨ੍ਹਾਂ ਸਾਕਾਰ ਦੇਵਤਿਆਂ ਨੂੰ 


ਵੇਖਣ ਦੇ ਉਠਦੇ ਸਨ।........ ਪਰ ਲੋਪਾ ! ਇਸ ਬ੍ਰਹਮ ਤੋਂ ਵੀ 
ਵੱਧ ਕੇ ਮੇਰੀ ਇੱਕ ਹੋਰ ਕਾਢ ਹੈ ।” 
“ਕੀ?” 


“ਮਰ ਕੇ ਇਸ ਦੁਨੀਆ ਵਿੱਚ ਆਉਣਾ ਪੁਨਰ 
ਜਨਮ । ਇਹ ਸਭ ਤੋਂ ਕੈਮ ਦਾ ਫੈਦਾ ਹੈ।” .....“ਲੋਪਾ! ਮੈਂ ਤੇ 
ਤੂੰ ਨਹੀਂ ਰਹਾਂਗੇ, ਪਰ ਉਹ ਸਮਾਂ ਆਵੇਗਾ ਜਦੋਂ ਸਾਰੀ ਗਰੀਬ 
ਜਨਤਾ ਇਸ ਪੁਨਰ-ਜਨਮ ਦੇ ਭਰੋਸੇ ਜ਼ਿੰਦਗੀ ਦੀ ਸਾਰੀ 
ਕੜਵਾਹਟ, ਕਸ਼ਟ ਅਤੇ ਅਨਿਆਂ ਸਹਿਣ ਲਈ ਤਿਆਰ 
ਹੋਵੇਗੀ।” 


ਲੁਲਾਈਂ - ਅਗਸਤ 2022 16 


ਤਬਦੀਲੀਆਂ, ਛੋਟੇ ਰਾਜਾਂ ਨੂੰ ਖਤਮ ਕਰ ਕੇ ਵੱਡੇ ਸਾਮਰਾਜ 
ਬਣਨਾ, ਯੂਨਾਨੀਆਂ, ਮੁਸਲਮਾਨਾਂ ਅਤੇ ਫਿਰ ਔਗਰੇਜ਼ਾਂ ਦੇ 
ਆਉਣ ਦੇ ਵਰਣਨ ਹਨ। ਰਾਜਨੀਤਕ ਤਬਦੀਲੀਆਂ ਤੋ 
ਬਿਨ੍ਹਾਂ ਇਨ੍ਹਾਂ ਕਹਾਣੀਆਂ ਰਾਹੀਂ ਰਾਹੁਲ ਜੀ ਨੇ ਸਮਾਜਿਕ 
ਮਾਨਤਾਵਾਂ ਦੇ ਬਣਨ ਅਤੇ ਵਿਗਸਣ ਦਾ ਬਾਖੂਬੀ ਚਿਤ੍ਣ 
ਕੀਤਾ ਹੈ। ਇਨ੍ਹਾਂ ਕਥਾਵਾਂ ਤੋ ਸਪਸ਼ਟ ਹੁੰਦਾ ਹੈ ਕਿ ਕਿਵੇਂ 
ਪਹਿਲਾਂ ਗਊ ਮਾਸ ਸਮੇਤ ਕਿਸੇ ਤਰ੍ਹਾਂ ਦੇ ਮਾਸ ਖਾਣ ਤੇ 
ਪਾਬੈਦੀ ਨਹੀਂ ਸੀ ਅਤੇ ਬਾਹਮਣ ਵਰਗ ਵਿੱਚ ਵੀ ਇਹ ਖਾਣਾ 
ਪ੍ਰਚਲਿਤ ਸੀ ਪਰ ਚੌਥੀ-ਪੰਜਵੀਂ ਸਦੀ ਵਿੱਚ ਗਊ ਮਾਸ ਖਾਣਾ 
ਪਾਪ ਬਣਾ ਦਿੱਤਾ ਗਿਆ ਜਿਸ ਦੇ ਕਈ ਭੰਤਿਕ ਅਤੇ 
ਆਰਥਿਕ ਕਾਰਣ ਸਨ। ਇਸ ਪੁਸਤਕ ਦੀ ਆਖਰੀ ਕਥਾ 
“ਸੁਮੇਰ” ਦਾ ਸਮਾਂ ਸੈਨ 1942 ਹੈ ਜਦ ਦੂਜੀ ਸੈਸਾਰ ਜੈਗ 
ਵਿੱਚ ਜਰਮਨੀ ਸੋਵੀਅਤ ਰੂਸ ਉੱਤੇ ਹਮਲਾ ਕਰ ਦਿੰਦਾ ਹੈ 
ਅਤੇ ਦੁਨੀਆ ਭਰ ਦੇ ਕਮਿਊਨਿਸਟ ਸੋਵੀਅਤ ਯੂਨੀਅਨ ਦੇ 
ਹੱਕ ਵਿੱਚ ਫੈਸਲੇ ਲੈ ਲੈਂਦੇ ਹਨ। ਤਦ ਇਸ ਕਥਾ ਦਾ ਪਾਤਰ 
ਸੁਮੇਰ ਵੀ ਜਰਮਨੀ ਖਿਲਾਫ਼ ਲੜ੍ਹਨ ਲਈ ਹਵਾਈ ਫੌਜ ਵਿੱਚ 
ਭਰਤੀ ਹੋ ਕੇ ਸ਼ਹੀਦੀ ਪ੍ਰਾਪਤ ਕਰ ਲੈਦਾ ਹੈ। 

ਇਸ ਤਰ੍ਹਾਂ ਇਸ ਪੁਸਤਕ ਵਿੱਚ ਆਰੀਆਂ ਦੇ ਮੱਧ- 
ਏਸ਼ੀਆ ਵੱਲੋਂ ਚੱਲ ਕੇ ਭਾਰਤ ਵਿੱਚ ਆਉਣ ਅਤੇ ਇੱਥੇ 
ਸਥਾਪਿਤ ਹੋਣ ਦੇ ਅੱਠ ਹਜ਼ਾਰ ਸਾਲਾਂ ਦਾ ਇਤਿਹਾਸ 
ਬਿਆਨਿਆ ਗਿਆ ਹੈ। ਪੈਜਾਬੀ ਵਿੱਚ ਇਹ ਪੁਸਤਕ ਦੋ 
ਵਾਰੀ ਅਨੁਵਾਦ ਹੋਈ ਹੈ ਇੱਕ ਪੰਜਾਬ ਬੁੱਕ ਸੈਂਟਰ ਚੰਡੀਗੜ੍ਹ 
ਵੱਲੋਂ ਪ੍ਕਾਸ਼ਿਤ ਕੀਤੀ ਗਈ ਹੈ ਜਿਸ ਦੀ ਕੀਮਤ 300 ਰੁਪਏ 
ਹੈ, ਜਦ ਕਿ ਦੂਸਰਾ ਅਨੁਵਾਦ ਕੰਵਲ ਧਾਲੀਵਾਲ ਵੱਲੋਂ ਕੀਤਾ 
ਗਿਆ ਜੋ ਗੁਰਦੇਵ ਫਾਊਂਡੇਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ 
ਹੈ। 333 ਪੰਨਿਆਂ ਦੀ ਇਸ ਪੁਸਤਕ ਦੀ ਕੀਮਤ ਕੇਵਲ 200 
ਰੁਪਏ ਰੱਖੀ ਗਈ ਹੈ। - 98767 10809 


੨, 


ਸਧ 


ਤਰਕਸ਼ੀਲ (ਮਈ -ਜੂਨ) 2022 ਵਿੱਚ 51 ਪੰਨੇ 'ਤੇ 
ਭਾਰਤੀ ਮਜ਼ਦੂਰ ਸਭਾ (06੬1੫9 ਦੇ ਸਾਥੀਆਂ ਦੀ ਛਪੀ 


ਆਰਥਿਕ ਸਹਾਇਤਾ ਵਿੱਚ “ਡਾਲਰ” ਸ਼ਬਦ ਨੂੰ “ਪੈਡ” 
ਪੜ੍ਹਿਆ ਜਾਵੇ ਜੀ। 


ਦਿਨ .... ਜੋ ਇਤਿਹਾਸ ਬਣੇ 


1 ਜੁਲਾਈ : ਸ਼ਹੀਦ ਮਦਨ ਲਾਲ ਢੀਂਗਰਾ ਵੱਲੋਂ ਕਰਜ਼ਨ 
ਵਾਇਲੀ ਦੀ ਲੰਡਨ ਵਿਚ ਗੋਲੀਆਂ ਮਾਰ ਕੇ 
ਹੱਤਿਆ (1909) 

6 ਜੁਲਾਈ : ਲੂਈ ਪਾਸਚਰ ਵੱਲੋਂ ਹਲਕਾਅ ਤੋ' ਬਚਾਅ 
ਦੇ ਟੀਕੇ ਦੀ ਈਜ਼ਾਦ (1885) 

11 ਜੁਲਾਈ : ਵਿਸ਼ਵ ਜਨਸੈਖਿਆ ਦਿਵਸ 

13 ਜੁਲਾਈ : ਸ਼ਹੀਦ ਜਤਿੰਦਰ ਨਾਥ ਦਾਸ ਨੇ ਆਪਣੀ 
ਇਤਿਹਾਸਕ ਭੁੱਖ ਹੜਤਾਲ ਸ਼ੁਰੂ ਕੀਤੀ (1929) 

16 ਜੁਲਾਈ : ਚੰਦ 'ਤੇ ਪਹਿਲੀ ਵਾਰ ਮਨੁੱਖ ਨੂੰ ਲੈ ਕੇ 
ਜਾਣ ਵਾਲੇ ਰਾਕਟ ਅਪੋਲੋਂ 11 ਦੀ ਧਰਤੀ ਤੋੱ 
ਉਡਾਣ (1969) 

17 ਜੁਲਾਈ : ਪੰਜਾਬ ਰਿਆਸਤੀ ਪਰਜਾ ਮੰਡਲ ਦੀ 
ਸਥਾਪਨਾ (1928) 

18 ਜੁਲਾਈ : ਜੀਵ ਸੈੱਲ ਸਿਧਾਂਤ ਦੇ ਖ਼ੋਜੀ ਵਿਗਿਆਨੀ 
ਰਾਬਰਟ ਹੁੱਕ ਦਾ ਜਨਮ (1635) 

20 ਜੁਲਾਈ : ਚੰਦ ਉੱਤੇ ਮਨੁੱਖ ਨੇ ਪਹਿਲੀ ਵਾਰ ਪੈਰ 
ਧਰੇ (1969) 

23 ਜੁਲਾਈ : ਚੰਦਰ ਸ਼ੇਖਰ ਆਜ਼ਾਦ ਦਾ ਜਨਮ (1906) 

31 ਜੁਲਾਈ : ਸ਼ਹੀਦ ਉਧਮ ਸਿੰਘ ਨੂੰ ਲੰਡਨ ਵਿੱਚ 
ਫਾਂਸੀ (1940) 

5 ਅਗਸਤ : ਚੋਦ 'ਤੇ ਪਹਿਲਾ ਪੈਰ ਧਰਨ ਵਾਲੇ ਨੀਲ 
ਆਰਮਸਟਰੈਂਗ ਦਾ ਜਨਮ (1930) 

6 ਅਗਸਤ : ਪ੍ਰਮਾਣੂ ਬੈਬ ਵਿਰੋਧੀ ਦਿਵਸ 

11 ਅਗਸਤ : ਸ਼ਹੀਦ ਖੁਦੀ ਰਾਮ ਬੋਸ ਨੂੰ ਫਾਂਸੀ (1908) 

13 ਅਗਸਤ : ਕਿਊਬਾ ਦੇ ਕ੍ਰਾਂਤੀਕਾਰੀ ਆਗੂ ਫੀਦਲ 
ਕਾਸਤਰੋ ਦਾ ਜਨਮ (1926) 

17 ਅਗਸਤ : ਸ਼ਹੀਦ ਮਦਨ ਲਾਲ ਢੀਂਗਰਾ ਨੂੰ ਲੰਡਨ 
ਵਿਚ ਫਾਂਸੀ (1909) 

18 ਅਗਸਤ : ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹਵਾਈ 
ਹਾਦਸੇ ਵਿਚ ਸੈਭਾਵੀ ਮੌਤ (1945) 

23 ਅਗਸਤ : ਪਥਰਾਟ ਵਿਗਿਆਨੀ ਜਾਰਜ ਕੂਵੀਅਰ 
ਦਾ ਜਨਮ (1769) 

29 ਅਗਸਤ : ਕੌਮੀ ਖੇਡ ਦਿਵਸ 


ਲੁਲਾਈਂ - ਅਗਸਤ 2022 17 


ਵਿਦਿਆਰਥੀ ਦੋਸਤੋ, ਉਮੀਦ ਕਰਦੇ ਹਾਂ ਕਿ ਤੁਸੀਂ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਖੁਸ਼ੀ 
ਖੁਸ਼ੀ ਮਾਣੀਆਂ ਹੋਣਗੀਆਂ। ਆਓ ਇੱਕ ਵਾਰ ਫਿਰ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਵਾਪਰਦੇ ਵਰਤਾਰਿਆਂ ਨੂੰ ਵਿਗਿਆਨਕ 
ਨਜ਼ਰੀਏ ਤੋਂ ਵਾਚਣ ਦਾ ਯਤਨ ਕਰੀਏ ਅਤੇ ਪਹਿਲਾਂ ਹੀ ਚੱਲ ਰਹੀ ਵਿਚਾਰ ਚਰਚਾ ਦੀ ਲੜੀ ਨੂੰ ਅੱਗ ਤੋਰੀਏ। 


ਕਈ ਲੋਕ ਉਬਲਦੇ ਤੇਲ ਵਿੱਚ ਹੱਥ ਪਾ ਲੈਂਦੇ ਹਨ ਪਰ ਹੱਥ 
ਜਲਦੇ ਨਹੀਂ, ਕਿਉਂ ? 

ਜੇ ਤੁਹਾਡੇ ਸਰੀਰ ਦੇ ਕਿਸੇ ਅੰਗ 'ਤੇ ਉਬਲਦਾ ਪਾਣੀ ਪੈ 
ਜਾਵੇ ਤਾਂ ਕੀ ਹੋਵੇਗਾ ? ਸਪਸ਼ਟ ਹੈ ਕਿ ਉਬਲਦਾ ਪਾਣੀ ਪੈਣ 
ਨਾਲ ਚਮੜੀ ਵਿੱਚ ਤਿੱਖੀ ਜਲਣ ਹੋਵੇਗੀ ਤੇ ਜੇ ਤੁਰਤ ਜਲੇ 
ਹੋਏ ਅੰਗ ਨੂੰ ਠੰਢੇ ਪਾਣੀ ਵਿੱਚ ਨਾ ਡਬੋਇਆ ਜਾਵੇ ਤਾਂ 
ਚਮੜੀ 'ਤੇ ਛਾਲੇ ਜਾਂ ਫਫੋਲੇ ਬਣ ਜਾਣਗੇ । ਪਰ ਜੇਕਰ ਕੋਈ 
ਬਿਨ੍ਹਾਂ ਚਮੜੀ ਦੇ ਜਲਣ ਦੇ ਉਬਲਦੇ ਤੇਲ ਵਿੱਚ ਹੱਥ ਪਾ ਕੇ 
ਕਰਾਮਾਤ ਦਿਖਾਉਣ ਦਾ ਦਾਅਵਾ ਕਰੇ ਤਾਂ ਕੀ ਤੁਸੀਂ ਇਸ ਨੂੰ 
ਸੱਚ ਮੰਨੋਗੇ ? ਸਪਸ਼ਟ ਹੈ ਕਿ ਤੁਹਾਡਾ ਜਵਾਬ ਨਾਂਹ ਵਿੱਚ 
ਹੋਵੇਗਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਤੇਲ ਦਾ ਉਬਾਲ 
ਦਰਜਾ ਤਾਂ ਪਾਣੀ ਦੇ ਉਬਾਲ ਦਰਜੇ ਤੋਂ ਕਿਤੇ ਜ਼ਿਆਦਾ ਹੁੰਦਾ 
ਹੈ, ਇਸ ਲਈ ਚਮੜੀ ਦੇ ਬਿਨ੍ਹਾਂ ਜਲਣ ਦੇ ਉਬਲਦੇ ਤੇਲ 
ਵਿੱਚ ਹੱਥ ਪਾਉਣਾ ਸੈਭਵ ਨਹੀਂ ਹੈ। ਫਿਰ ਵੀ ਜੇਕਰ ਕੋਈ 
ਤੁਹਾਡੇ ਸਾਹਮਣੇ ਅਜਿਹਾ ਕਰਕੇ ਵਿਖਾਵੇ ਤਾਂ ਤੁਸੀਂ ਹੈਰਾਨ 
ਜ਼ਰੂਰ ਹੋਵੋਗੇ । ਉਮੀਦ ਕੀਤੀ ਜਾ ਸਕਦੀ ਹੈ ਕਿ ਤੁਸੀਂ ਪਿਛਲੇ 
ਲੰਬੇ ਸਮੇਂ ਤੋਂ ਵੱਖ-ਵੱਖ ਵਰਤਾਰਿਆਂ ਦੀ ਵਿਗਿਆਨਕ ਨਜ਼ਰੀਏ 
ਤੋਂ ਪਰਖ ਪੜਤਾਲ ਕਰਦੇ ਰਹੇ ਹੋਣ ਕਰਕੇ ਇਹ ਵੀ ਜਾਣ ਗਏ 
ਹੋਵੋਗੇ ਕਿ ਕੋਈ ਕਰਾਮਾਤ ਜਾਂ ਗੈਬੀ ਸ਼ਕਤੀ ਨਹੀਂ ਹੁੰਦੀ। 
ਤੁਸੀਂ ਇਹ ਵੀ ਸਿੱਖ ਲਿਆ ਹੈ ਕਿ ਪਰਖ ਪੜਤਾਲ ਕਰਕੇ 
ਸਬੂਤ ਹਾਸਿਲ ਕਰੇ ਬਿਨਾਂ ਕਿਸੇ ਦਾਅਵੇ 'ਤੇ ਯਕੀਨ ਨਹੀਂ 
ਕਰਨਾ। ਆਓ ਇੱਕ ਵਾਰ ਫਿਰ ਉਪਰੋਕਤ ਦਾਅਵੇ ਨੂੰ 
ਵਿਗਿਆਨ ਦੀ ਕਸਵੱਟੀ 'ਤੇ ਪਰਖੀਏ । 

ਹੁਣ ਤੁਸੀਂ ਇਸ ਦਾਅਵੇ ਦੀ ਪਰਖ ਵਾਸਤੇ ਆਪਣੇ ਘਰੋਂ 
ਸਰ੍ਹੋਂ ਦਾ ਤੇਲ ਲਿਆ ਕੇ ਤੇ ਆਪਣੀ ਹਾਜ਼ਰੀ ਵਿੱਚ ਇਸ ਨੂੰ 
ਉਬਾਲ ਕੇ ਇਸ ਵਿੱਚ ਹੱਥ ਪਾਉਣ ਲਈ ਕਹੋ ਤਾਂ ਕਰਾਮਾਤ 
ਦਿਖਾਉਣ ਦਾ ਦਾਅਵੇਦਾਰ ਵਿਅਕਤੀ ਇਸ ਵਿੱਚ ਹੱਥ ਪਾਉਣ 
ਦਾ ਜੇਰਾ ਨਹੀਂ ਕਰੇਗਾ ਤੇ ਉਸਦੇ ਦਾਅਵੇ ਦੀ ਫੂਕ ਨਿੱਕਲ 
ਜਾਵੇਗੀ। ਆਓ ਦੇਖੀਏ ਕਿ “ਕਰਾਮਾਤ” ਦਿਖਾਉਣ ਦਾ 


ਤਰਕਸ਼ੀਲ 


ਦਾਅਵੇਦਾਰ ਇਹ “ਕੌਤਕ” ਕਰਦਾ ਕਿਵੇਂ ਹੈ ? 

ਵਿਗਿਆਨ ਦੇ ਨਿਯਮ ਅਨੁਸਾਰ ਜੇ ਦੋ ਤਰਲਾਂ ਨੂੰ ਮਿਲਾ 
ਕੇ ਉਬਾਲਿਆ ਜਾਵੇ ਤਾਂ ਸਭ ਤੋਂ ਪਹਿਲਾਂ ਉਹ ਤਰਲ ਉਬਲਣ 
ਲੱਗੇਗਾ ਜਿਸ ਦਾ ਉਬਾਲ ਦਰਜਾ ਘੱਟ ਹੋਵੇਗਾ। ਉਸ ਤਰਲ 
ਦੇ ਖਤਮ ਹੋਣ ਤੋ' ਬਾਅਦ ਹੀ ਦੂਜਾ ਤਰਲ ਆਪਣੇ ਇਸ ਨਾਲੋਂ 
ਉੱਚੇ ਉਬਾਲ ਦਰਜੇ 'ਤੇ ਪਹੁੰਚ ਕੇ ਉਬਲਣ ਲੱਗੇਗਾ ।ਉਬਲਦੇ 
ਤੇਲ 'ਚ ਹੱਥ ਪਾਉਣ ਦਾ ਦਾਅਵੇਦਾਰ ਅਚੇਤ ਜਾਂ ਸਚੇਤ ਰੂਪ 
ਵਿੱਚ ਤਰਲਾਂ ਦੇ ਉਬਲਣ ਸੈਬੈਧੀ ਵਿਗਿਆਨ ਦੇ ਇਸ ਨਿਯਮ 
ਨੂੰ ਜਾਣਦਾ ਹੈ। ਦਰਅਸਲ “ਕਰਾਮਾਤ” ਦੇ ਦਾਅਵੇਦਾਰ ਦਾ 
ਕੜਾਹੀ ਵਿੱਚ ਉਬਲ ਰਿਹਾ ਤੇਲ ਸਿਰਫ਼ ਸਰ੍ਹੋਂ ਦਾ ਤੇਲ ਹੀ 
ਨਹੀਂ ਹੈ। ਉਸਨੇ ਇਸ ਸਰ੍ਹੋਂ ਦੇ ਤੇਲ ਵਿੱਚ ਕਾਫ਼ੀ ਮਾਤਰਾ ਵਿੱਚ 
ਨਿੰਬੂ ਦਾ ਰਸ ਮਿਲਾਇਆ ਹੋਇਆ ਹੈ ਤੇ ਇਹ ਮਿਸ਼ਰਣ ਦੇਖਣ 
ਨੂੰ ਸਰ੍ਹੋਂ ਦੇ ਤੇਲ ਵਰਗਾ ਹੀ ਲਗਦਾ ਹੈ। ਨਿੰਬੂ ਦਾ ਰਸ ਸਿਟਰਸ 
ਨਾਮੀ ਤੇਜ਼ਾਬ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ ਜਿਸ ਦਾ 
ਉਬਾਲ ਦਰਜਾ ਸਿਰਫ਼ 60 ਦਰਜੇ ਸੈਲਸੀਅਸ ਦੇ ਕਰੀਬ ਹੁੰਦਾ 
ਹੈ। ਜਦੋ' ਨਿੰਬੂ ਰਸ ਮਿਲੇ ਤੇਲ ਨੂੰ ਗਰਮ ਕੀਤਾ ਜਾਂਦਾ ਹੈ ਤਾਂ 
ਇਸ ਵਿਚਲਾ ਨਿੰਬੂ ਰਸ ਪਹਿਲਾਂ ਉਬਲਣ ਲਗਦਾ ਹੈ। ਦੇਖਣ 
ਵਾਲੇ ਨੂੰ ਇਉ' ਲਗਦਾ ਹੈ ਜਿਵੇਂ ਸਰ੍ਹੋਂ ਦਾ ਤੇਲ ਹੀ ਉਬਲ 
ਰਿਹਾ ਹੋਵੇ । “ਕਰਾਮਾਤ” ਦਾ ਦਾਅਵੇਦਾਰ ਇਸ ਤੇਲ ਵਿੱਚ 
ਹੱਥ ਪਾ ਕੇ ਦਰਸ਼ਕਾਂ ਨੂੰ ਅਚੰਭਿਤ ਕਰਦਾ ਹੈ। ਚਮੜੀ ਦੀ 
ਪਾਣੀ ਦਾ ਬਰਤਨ ਰਖਦਾ ਹੈ ਤੇ ਹਰ ਵਾਰ ਤੇਲ ਵਿੱਚ ਹੱਥ 
ਵਿੱਚ ਡਥੋ ਦਿੰਦਾ ਹੈ। ਉਸਦੀ ਇਸ “ਕਰਾਮਾਤ” ਨਾਲ 
ਰੈਬੀ ਸ਼ਕਤੀ ਵਾਲਾ ਮੰਨ ਕੇ ਆਪਣੀ ਲੁੱਟ ਕਰਵਾ ਬਹਿੰਦੇ 
ਹਨ । ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਰਕੁੰਨ ਵੀ ਵਹਿਮਾਂ 
ਭਰਮਾਂ ਤੇ ਅੰਧਵਿਸ਼ਵਾਸ਼ਾਂ ਦੇ ਵਿਰੁੱਧ ਚਲਾਈ ਮੁਹਿੰਮ ਦੇ ਦੌਰਾਨ 
ਅਕਸਰ ਇਸ ਕਿਸਮ ਦਾ ਪ੍ਰ ਦਰਸ਼ਨ ਕਰਕੇ ਗਿਆਨ ਵਿਹੁਣੀ 


ਲੁਲਾਈਂ - ਅਗਸਤ 2022 18 


ਲੋਕਾਈ ਨੂੰ ਜਾਗਰਿਤ ਕਰਨ ਦਾ ਕੰਮ ਕਰਦੇ ਰਹਿੰਦੇ ਹਨ। 
ਉਬਲਦੇ ਪਾਣੀ ਦੇ ਮੁਕਾਬਲੇ ਭਾਫ਼ ਜਿਆਦਾ ਜਲਣ ਪੈਦਾ 
ਕਰਦੀ ਹੈ, ਕਿਉਂ ? 

....ਦੇਸਤੋਂ, ਤੁਸੀਂ ਖ਼ੁਦ ਰਸੋਈ ਦੇ ਕੰਮ ਵਿੱਚ ਹੱਥ ਵਟਾਉਂਦੇ 
ਹੋਏ ਕਈ ਵਾਰ ਅਨੁਭਵ ਕੀਤਾ ਹੋਵੇਗਾ ਕਿ ਉਬਲਦੇ ਪਾਣੀ 
ਦੇ ਮੁਕਾਬਲੇ ਭਾਫ਼ ਚਮੜੀ ਉੱਪਰ ਜ਼ਿਆਦਾ ਸਾੜ ਪੈਦਾ ਕਰਦੀ 
ਹੈ ਤੇ ਇਸਦੀ ਜਲਣ ਜ਼ਿਆਦਾ ਕਸ਼ਟਦਾਇਕ ਹੁੰਦੀ ਹੈ। ਚੁੱਲ੍ਹੇ 
ਤੇ ਰਿੱਝ ਰਹੀ ਸਬਜ਼ੀ ਆਦਿ ਦੇ ਢੱਕਣ 'ਚੋਂ ਨਿੱਕਲੀ ਭਾਫ਼ 
ਵੱਲੋਂ ਚਮੜੀ ਉੱਪਰ ਪੈਦਾ ਕੀਤਾ ਗਿਆ ਤਿੱਖਾ ਸਾੜ ਇਸ 
ਦੀ ਮਿਸਾਲ ਹੈ। ਇਸ ਲਈ ਰਸੋਈ ਵਿੱਚ ਕੌਮ ਕਰਦੀਆਂ 
ਔਰਤਾਂ ਭਾਫ਼ ਦੀ ਤਿੱਖੀ ਜਲਣ ਤੋ ਬਚਣ ਪ੍ਰਤੀ ਸੁਚੇਤ 
ਰਹਿੰਦੀਆਂ ਹਨ ।ਆਓ ਦੇਖੀਏ ਇਸ ਵਰਤਾਰੇ ਦਾ ਵਿਗਿਆਨਕ 
ਕਾਰਣ ਕੀ ਹੈ ? ਅਸੀਂ ਜਾਣਦੇ ਹਾਂ ਕਿ ਸਮੁੰਦਰ ਦੀ ਸਤਾਹ 'ਤੇ 
ਸ਼ੁੱਧ ਪਾਣੀ 100 ਦਰਜੇ ਸੈਲਸੀਅਸ 'ਤੇ ਉਬਲਦਾ ਹੈ। ਜਦੋਂ 
ਇਸਨੂੰ ਹੋਰ ਜ਼ਿਆਦਾ ਗਰਮ ਕੀਤਾ ਜਾਂਦਾ ਹੈ ਤਾਂ ਇਹ ਭਾਫ਼ 
ਦੇ ਰੂਪ ਵਿੱਚ ਗੈਸੀ ਸ਼ਕਲ ਧਾਰਣ ਕਰਨ ਲਗਦਾ ਹੈ। ਪਾਣੀ 
ਦੇ ਭਾਫ਼ ਦੇ ਰੂਪ ਵਿੱਚ ਬਦਲਣ ਦੌਰਾਨ ਉਬਾਲ ਰਹੇ ਪਾਣੀ ਦਾ 
ਤਾਪਮਾਨ ਤਾਂ ਉਨੀ ਦੇਰ 100 ਦਰਜੇ ਸੈਲਸੀਅਸ ਉਪਰ ਹੀ 
ਸਥਿਰ ਰਹਿੰਦਾ ਹੈ ਜਿਨੀ ਦੇਰ ਸਾਰਾ ਪਾਣੀ ਭਾਫ਼ ਨਹੀਂ ਬਣ 
ਜਾਂਦਾ । ਪਰ ਇਸਦੇ ਭਾਫ਼ ਵਿੱਚ ਬਦਲਣ ਦੀ ਕਿਰਿਆ ਦੌਰਾਨ 
ਮਿਲੀ ਵਾਧੂ ਊਰਜਾ (ਤਾਪਮਾਨ) ਭਾਫ਼ ਵਿੱਚ ਹੀ ਜਜ਼ਬ ਹੁੰਦੀ 
ਰਹਿੰਦੀ ਹੈ। ਇਸ ਲਈ ਉਬਲਦੇ ਪਾਣੀ ਦੀ ਨਿਸਬਤ ਭਾਫ਼ 
ਜ਼ਿਆਦਾ ਗਰਮ ਹੁੰਦੀ ਹੈ ਤੇ ਜ਼ਿਆਦਾ ਜਲਣ ਧੈਦਾ ਕਰਦੀ 
ਹੈ। 

ਗੁਰੂਤਾ ਨਿਯਮ ਦੇ ਉਲਟ ਅੱਗ ਦੀ ਲਾਟ ਉਪਰ ਵੱਲ 
ਉਠਦੀ ਹੈ, ਕਿਉਂ ? 

...ਦੋਸਤੇ ਅਸੀਂ ਜਾਣਦੇ ਹਾਂ ਕਿ ਸੈਸਾਰ ਪੁਸਿੱਧ ਭੌਤਿਕ 
ਵਿਗਿਆਨੀ ਨਿਊਟਨ ਵੱਲੋਂ ਖੋਜੇ ਗਏ ਸਰਵਵਿਆਪੀ ਗੁਰੂਤਾ 
ਇਸਦੇ ਕੇਂਦਰ ਵੱਲ ਖਿਚੀਆਂ ਜਾ ਰਹੀਆਂ ਹਨ । ਇਥੋਂ ਤੱਕ ਕਿ 
ਪ੍ਰਿਥਵੀ ਦਾ ਵਾਯੂਮੰਡਲ ਵੀ ਇਸੇ ਗੁਰੂਤਾ ਖਿੱਚ ਕਾਰਣ ਇਸ 
ਦੇ ਦੁਆਲੇ ਲਿਪਟਿਆ ਹੋਇਆ ਹੈ। ਪਰ ਅਸੀਂ ਦੇਖਦੇ ਹਾਂ ਕਿ 
ਜਲਦੀ ਹੋਈ ਮੋਮਬੱਤੀ, ਲੈਂਪ ਜਾਂ ਖੱਲ੍ਹੇ ਵਿੱਚ ਮਚਦੀ ਅੱਗ ਦੀ 
ਲਾਟ ਉੱਪਰ ਵੱਲ ਉਠਦੀ ਰਹਿੰਦੀ ਹੈ ਜਦਕਿ ਗੁਰੂਤਾ ਨਿਯਮ 
ਅਨੁਸਾਰ ਇਸਨੂੰ ਹੇਠਾਂ ਵੱਲ ਆਉਣਾ ਚਾਹੀਦਾ ਸੀ। ਆਓ 
ਦੇਖੀਏ ਕਿਤੇ ਅੱਗ ਦੀ ਲਾਟ ਇਸ ਨਿਯਮ ਨੂੰ ਮੰਨਣ ਤੋਂ 
ਇਨਕਾਰੀ ਤਾਂ ਨਹੀਂ। ਬਿਲਕੁਲ ਨਹੀਂ, ਅਜਿਹਾ ਹੋ ਹੀ ਨਹੀਂ 
ਸਕਦਾ। ਦਰਅਸਲ ਗੱਲ ਇਹ ਹੈ ਕਿ ਜਦੋਂ ਜਗਦੀ ਮੋਮਬੱਤੀ 


ਤਰਕਸ਼ੀਲ 


ਜਾਂ ਲੈਂਪ ਦੀ ਲਾਟ 'ਤੇ ਜਾਂ ਫਿਰ ਖੱਲ੍ਹੇ ਵਿੱਚ ਅੱਗ ਬਲਦੀ ਹੈ ਤਾਂ 
ਇਸਦੇ ਦੁਆਲੇ ਦੀ ਹਵਾ ਗਰਮ ਹੋ ਕੇ ਹਲਕੀ ਹੁੰਦੀ ਹੋਈ 
ਉੱਪਰ ਵੱਲ ਉਠ ਜਾਂਦੀ ਹੈ ਤੇ ਲਾਟ ਦੇ ਦੁਆਲੇ ਘੱਟ 
ਦਬਾਅ ਵਾਲਾ ਖੇਤਰ ਸਿਰਜ ਦਿੰਦੀ ਹੈ। ਇਸ ਘੱਟ ਦਬਾਅ 
ਵਾਲੇ ਖੇਤਰ ਦੀ ਹਵਾ ਅੱਗ ਦੀ ਲਾਟ ਵੱਲ ਵਹਿੰਦੀ ਹੈ ਜੋ 
ਇਸਨੂੰ ਹੇਠਾਂ ਤੋ ਉਪਰ ਵੱਲ ਚੁਕਦੀ ਹੈ। ਫਿਰ ਇਹ ਹਵਾ 
ਵੀ ਗਰਮ ਹੋ ਕੇ ਘੱਟ ਦਬਾਅ ਵਾਲਾ ਖੇਤਰ ਬਣਾ ਦਿੰਦੀ ਹੈ 
ਤੇ ਇਸਦੀ ਥਾਂ ਲੈਣ ਵਾਸਤੇ ਪਾਸਿਆਂ ਤੋ' ਹੋਰ ਹਵਾ ਵਹਿੰਦੀ 
ਰਹਿੰਦੀ ਹੈ ਤੇ ਗਰਮ ਹੋਈ ਹਵਾ ਸਮੇਤ ਲਾਟ ਨੂੰ ਉਪਰ ਵੱਲ 
ਚੁੱਕਦੀ ਹੈ। ਇਸ ਪ੍ਰਕਾਰ ਇਸ ਕ੍ਰਿਆ ਦੀ ਇਹ ਲਗਾਤਾਰਤਾ 
ਬਣੀ ਰਹਿੰਦੀ ਹੈ ਤੇ ਲਾਟ ਉਪਰ ਵੱਲ ਨੂੰ ਉਠਦੀ ਰਹਿੰਦੀ 
ਹੈ। ਗਰਮੀ ਦੇ ਦਿਨਾਂ ਵਿੱਚ ਇਹ ਕ੍ਰਿਆ ਕਿਸੇ ਖੇਤਰ ਦੀ 
ਗਰਮ ਹੋ ਕੇ ਹਲਕੀ ਹੋਈ ਹਵਾ ਨਾਲ ਵੀ ਵਾਪਰਦੀ ਹੈ। 
ਕਿਸੇ ਖੇਤਰ ਦਾ ਤਾਪਮਾਨ ਜ਼ਿਆਦਾ ਵਧਣ ਕਾਰਣ ਇੱਥੋਂ 
ਦੀ ਹਵਾ ਵੀ ਗਰਮ ਹੋ ਕੇ ਫੈਲਦੀ ਹੈ ਤੇ ਹਲਕੀ ਹੋਣ ਕਾਰਨ 
ਉੱਪਰ ਉਠਣ ਲਗਦੀ ਹੈ। ਇਸ ਤਰ੍ਹਾਂ ਪੈਦਾ ਹੋਏ ਘੱਟ 
ਦਬਾਅ ਵਾਲੇ ਖੇਤਰ ਨੂੰ ਪੂਰਣ ਵਾਸਤੇ ਮੁਕਾਬਲਤਨ ਵੱਧ 
ਦਬਾਅ ਵਾਲੋਂ ਜ਼ੋਨ ਤੋਂ ਹਵਾ ਘੱਟ ਦਬਾਅ ਵਾਲੇ ਖੇਤਰ ਵੱਲ 
ਚਲਦੀ ਹੈ ਤੇ ਗਰਮ ਹੋਈ ਹਲਕੀ ਹਵਾ ਨੂੰ ਹੋਰ ਉਪਰ ਉਠਾ 
ਦਿੰਦੀ ਹੈ। ਪਰ ਹਵਾ ਅਦਿੱਖ ਹੋਣ ਕਾਰਣ ਇਹ ਕ੍ਰਿਆ 
ਸਾਨੂੰ ਦਿਖਾਈ ਨਹੀਂ ਦਿੰਦੀ। ਕਈ ਵਾਰ ਅਜਿਹਾ ਵੀ ਹੁੰਦਾ 
ਹੈ ਕਿ ਚੁਫੇਰੇ ਦੇ ਵੱਧ ਦਬਾਅ ਵਾਲੇ ਖੇਤਰਾਂ ਦੇ ਕਈ ਪਾਸਿਆਂ 
ਤੋਂ ਹਵਾ ਧਾਅ ਕੇ ਘੱਟ ਦਬਾਅ ਵਾਲੇ ਖੇਤਰ ਵੱਲ ਆਉਦੀ 
ਹੈ ਤੇ ਇੱਕ ਘੁਮੇਰ 'ਚ ਘੁੰਮਦੀ ਹੋਈ ਵਰੋਲੇ ਦਾ ਰੂਪ ਧਾਰਣ 
ਕਰ ਲੈਂਦੀ ਹੈ। ਵਰੋਲੇ ਵਿੱਚ ਉਪਰ ਉਠਦੀ ਗਰਮ ਤੇ ਹਲਕੀ 
ਹਵਾ ਆਪਣੇ ਨਾਲ ਮਿੱਟੀ ਘੱਟੇ ਤੇ ਹਲਕੇ ਤਿਣਕਿਆਂ ਨੂੰ 
ਵੀ ਉਪਰ ਉਠਾ ਕੇ ਲੈ ਜਾਂਦੀ ਹੈ ਤੇ ਇਸ ਵਰਤਾਰੇ ਨੂੰ 
ਦਿਸਣਯੋਗ ਬਣਾ ਦਿੰਦੀ ਹੈ। 

98556-56156 


ਵਿਗਿਆਨਕ ਸੋਚ 


੯੮ ੯੨ < 


“ਡਲਾ ਚਾਹੁੰਣ ਵਾਲੇ ਕਿੰਨੇ ਵੀ ਸੱਚੇ-ਸੁੱਚੇ ਹੋਣ, 
ਇਹ ਸਮਾਜ ਦਾ ਕੁੱਝ ਨਹੀਂ ਸੈਵਾਰ ਸਕਦੇ । ਸਮਾਜਿਕ 


ਤਬਦੀਲੀ ਤਾਂ ਵਿਗਿਆਨਕ ਸੋਚ ਵਾਲੀ ਗਤੀਸ਼ੀਲ 
ਤਾਕਤ ਹੀ ਲਿਆ ਸਕਦੀ ਹੈ।” 
- ਸ਼ਹੀਦ ਭਗਤ ਸਿਘ 


ਲੁਲਾਈਂ - ਅਗਸਤ 2022 19 


(ਡਾਕਟਰ ਸੁਰੇਸ਼ ਰਤਨ ਇਕ ਜੀਵ-ਵਿਗਿਆਨੀ ਹਨ ਜੋ ਮਨੁੱਖੀ ਉਮਰ ਤੇ ਬਢਾਪੇ ਬਾਰੇ ਆਪਣੀਆਂ ਵਿਗਿਆਨਕ ਖੋਜਾਂ ਕਰਕੇ ਸੈਸਾਰ 
ਪ੍ਰਸਿੱਧ ਹਨ। ਉਹ ਅੱਜਕੱਲ੍ਹ ਡੈਨਮਾਰਕ ਵਿਖੇ ਰਹਿ ਰਹੇ ਹਨ। ਇਹ ਲੇਖ ਉਨ੍ਹਾਂ ਦੇ ਕਰੋਨਾ ਵਾਇਰਸ ਕਰਕੇ ਲੰਕ-ਡਾਊਨ ਦਰਮਿਆਨ 
ਅਪ੍ਰੈਲ-ਮਈ 2020 ਵਿਚ ਕੀਤੀ ਹੋਈ ਇਕ ਅਠੱਤੀ ਗਾਲਾਂ ਬਾਤਾਂ ਦੀ ਫੇਸਬੁੱਕ ਦੀ ਲੜੀ ਜੋ ਯੁਟਿਅਬ 'ਤੇ ਵੀ ਸੁਣੀ ਜਾ ਸਕਦੀ ਹੈ, 


ਦਾ ਲਿਖਤੀ ਰੂਪਾਂਤਰਣ ਹੈ , ਜਿਸਨੂੰ ਅਸੀਂ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। ਇਸ ਵਾਰ ਪੇਸ਼ ਹੈ: ਲੜੀ ਨੰਬਰ 25 ਤੇ 26 ) 


ਪਿਛਲੀ ਗੱਲਬਾਤ ਵਿਚ ਅਸੀਂ ਦੋ ਲਫਜਾਂ ਦੀ ਵਧੇਰੇ 
ਵਰਤੋ" ਕਰਦੇ ਆਏ ਹਾਂ- ਇਕ ਲਫਜ਼ ਹੈ-ਹਾਰਮੇਸਿਸ 
(੦੧੬35) ਅਤੇ ਦੂਜਾ ਹਾਰਮੇਟਿਨ (1੦॥੧੬01) । ਅੱਜ 
ਅਸੀਂ ਆਪਣੀ ਗੱਲਬਾਤ ਨੂੰ, ਇਸੇ ਸੈਦਰਭ ਵਿਚ ਅੱਗੇ 
ਵਧਾਵਾਂਗੇ । ਛੋਟੇ ਪੱਧਰ 'ਤੇ ਕੋਈ ਤਣਾਅ ਜੇ ਸਾਡੇ ਸਰੀਰ 
ਹਾਰਮੇਸਿਸ ਕਹਿੰਦੇ ਹਾਂ। ਜਿੰਨ੍ਹਾ ਪ੍ਸਥਿਤੀਆਂ ਵਿਚ ਹਾਰਮੇਸਿਸ 
ਹੁੰਦਾ ਹੈ, ਉਨ੍ਹਾਂ ਪ੍ਰਸਥਿਤੀਆਂ ਨੂੰ ਹਾਰਮੇਟਿਨ ਕਿਹਾ ਜਾਂਦਾ ਹੈ। 
ਕਸਰਤ ਇਸ ਦੀ ਇੱਕ ਵਧੀਆ ਉਦਾਹਰਣ ਹੈ। ਕਸਰਤ 
ਇਕ ਸਰੀਰਕ ਹਾਰਮੇਟਿਨ ਹੁੰਦੀ ਹੈ। ਕਸਰਤ ਕਰਨ ਨਾਲ 
ਪਹਿਲਾਂ ਤਾਂ ਸਾਡੇ ਸਰੀਰ ਵਿੱਚ ਇੱਕ ਪੱਧਰ 'ਤੇ ਟੁੱਟ-ਭੱਜ 
ਹੁੰਦੀ ਹੈ। ਪਰ ਇਸ ਟੁੱਟ-ਭੱਜ ਨੂੰ ਠੀਕ ਕਰਨ ਲਈ ਉਪਜੀਆਂ 
ਪਹੁੰਚਾਉਣ ਵਿਚ ਮਦਦਗਾਰ ਬਣਦੀਆਂ ਹਨ । ਅਸੀਂ ਜਾਨਣਾ 
ਚਾਹਾਂਗੇ ਕਿ ਵੱਖ ਵੱਖ ਤਰੀਕੇ ਦੇ ਤਣਾਅ, ਸਾਡੇ ਸਰੀਰ ਦੀ 
ਬਿਹਤਰੀ ਲਈ ਕਿਵੇਂ' ਕਾਰਜਸ਼ੀਲ ਹੁੰਦੇ ਹਨ ? ਸਰੀਰ ਨੂੰ ਦਿੱਤੇ 
ਤਣਾਅ ਪ੍ਰਤੀ ਪ੍ਰਤੀਕਰਮ ਦੇ ਕਈ ਤਰੀਕੇ ਹੁੰਦੇ ਹਨ। ਜੇ ਸਾਡਾ 
ਪ੍ਰੇਰਿਤ ਹੋ` ਜਾਵੇ ਤਾਂ ਉਸ ਦੇ ਹਾਰਮੈਟਿਕ ਹੋਣ ਦੀਆਂ 
ਸੈਭਾਵਨਾਵਾਂ ਵਧ ਹੁੰਦੀਆਂ ਹਨ। ਤਣਾਅ ਉਤਪੈਨ ਹੋਣ 
ਨਾਲ ਤਣਾਅ ਹਾਰਮੋਨ ਪੈਦਾ ਹੁੰਦੇ ਹਨ। ਪਰ ਅਸਲ ਵਿਚ 
ਤਣਾਅ ਪ੍ਰਤੀ ਪ੍ਰਤੀਕਰਮ ਦਾ ਆਧਾਰ ਸੈੱਲ ਦੇ ਅਦਰ ਹੁੰਦਾ 
ਹੈ ।ਹਰ ਵੱਖਰੇ ਤਣਾਅ (ਜਿਵੇਂ ਸਰੀਰਕ, ਮਾਨਸਿਕ, ਤਾਪਮਾਨ, 
ਜਾਂ ਖੁਰਾਕ ਅਦਿ ਦਾ ਤਣਾਅ) ਪ੍ਰਤੀ ਸਰੀਰ ਵੱਖਰੀ 
ਪ੍ਰਤੀਕਿਰਿਆ ਦਿੰਦਾ ਹੈ। ਇਹ ਵੀ ਸਹੀ ਹੈ ਕਿ ਤਣਾਅ ਇਨ੍ਹਾ 
ਹਾਰਮੇਨਾਂ ਨੂੰ ਸਰੀਰ ਦੀ ਬਿਹਤਰੀ ਲਈ ਉਤੇਜਿਤ ਕਰਦਾ ਹੈ। 

ਮਿਸਾਲ ਦੇ ਤੌਰ `ਤੇ ਸਰੀਰਕ ਕਸਰਤ ਵੀ ਇਕ 
ਤਣਾਅ ਪ੍ਰਤੀਕਰਮ ਦਾ ਤਰੀਕਾ ਹੈ। ਕਸਰਤ ਕਰਨ ਨਾਲ 
ਤਾਪ ਉਪਜਦਾ ਹੈ , ਤਾਪ ਪ੍ਰੋਟੀਨ ਬਣਦੀਆਂ ਹਨ, ਫੀ ਰੈਡੀਕਲ 


ਤਰਕਸ਼ੀਲ 


ਲੁਲਾਈਂ - ਅਗਸਤ 2022 


ਬਣਦੇ ਹਨ, ਇਨ੍ਹਾ ਕਰਕੇ ਐਂਟੀਆਕਸੀਡੈਂਟ ਪ੍ਰਤੀਕਰਮ ਪੈਦਾ 
ਹੁੰਦਾ ਹੈ । ਇਹੀ ਪ੍ਰਤੀਕਰਮ ਸਰੀਰਕ ਸੁਰੱਖਿਆ ਲਈ ਕੈਮ ਕਰਦਾ 
ਹੈ । ਇਸੇ ਤਰਾਂ ਵੱਖ ਵੱਖ ਤਰ੍ਹਾਂ ਦੇ ਤਣਾਅ ਵੱਖ ਵੱਖ ਪ੍ਰਤੀਕਰਮ 
(੧ਿ€50015€) ਪੈਦਾ ਕਰਦੇ ਹਨ। ਮਿਸਾਲ ਦੇ ਤੌਰ 'ਤੇ 
ਡੀ.ਐਨ.ਏ ਟੁੱਟ ਭੱਜ, ਭੋਜਨ ਦੀ ਕਮੀ, ਊਰਜਾ ਦੀ ਕਮੀ, 
ਆਦਿ ਤਣਾਅ ਵੱਖ ਵੱਖ ਤਰੀਕੇ ਨਾਲ ਸਰੀਰਕ ਸੁਧਾਰ ਅਤੇ 
ਸੁਰੱਖਿਆ ਲਈ ਕੈਮ ਕਰਦੇ ਹਨ। 

ਭੋਜਨ ਦੀ ਕਮੀ ਆਉਣ ਨਾਲ ਸਰੀਰ ਜੋ ਪ੍ਰਤੀ 
ਕਿਰਿਆ ਦਿੰਦਾ ਹੈ, ਉਸਨੂੰ ਆਟੋਫੇਜੀ ( &400੪0/) ਕਹਿੰਦੇ 
ਹਨ। ਇਸ ਅਧੀਨ ਸੈੱਲ ਆਪਣੇ ਅੰਦਰੋਂ ਮਾੜੇ ਪਦਾਰਥ ਨੂੰ 
ਖੁਰਾਕ ਬਣਾ ਲੈਂਦਾ ਹੈ। ਇਸ ਦਾ ਸਾਡੀ ਸਮੁੱਚੀ ਸਿਹਤ ਨੂੰ 
ਫਾਇਦਾ ਹੰਦਾ ਹੈ। 

ਮਨੁੱਖ ਸਰੀਰ ਨੂੰ ਕਿਸੇ ਕਸ਼ਟ ਦਿਤਿਆਂ ਬਿਨਾ ਹੀ 
ਬਹੁਤਾ ਕੁੱਝ ਗੋਲੀਆਂ ਕੈਪਸੂਲਾਂ ਵਿਚੋਂ ਹੀ ਲੈਣਾ ਚਾਹੁੰਦਾ ਹੈ। 
ਉਹ ਇੱਕ ਅਜਿਹੀ ਗੋਲੀ ਖਾਵੇ ਜਿਸ ਨਾਲ ਸਰੀਰ ਨੂੰ ਉਸੇ 
ਤਗਾਂ ਦੇ ਫਾਇਦੇ ਹੋਣ ਜੋ ਕਸਰਤ ਕਰਨ ਨਾਲ ਹੁੰਦੇ ਹਨ।ਉਹ 
ਚਾਹੁੰਦਾ ਹੈ ਕਿ ਭੁੱਖ ਲਾਉਣ ਦੀ, ਮੋਟਾਪਾ ਘਟਾਉਣ ਦੀ, 
ਚਿਹਰੇ ਤੋਂ ਝੁਰੜੀਆਂ ਦੂਰ ਕਰਨ, ਸਦਰ ਦਿਖ ਦੀ ਕੋਈ ਫੌਰੀ 
ਦਵਾਈ ਹੋਵੇ, ਬਸ ਸਰੀਰ ਨਾਂ ਹਿਲਾਉਣਾ ਪਵੇ । 
ਰੂਪ-ਸਜਾ ਪਦਾਰਥ ਹੁੰਦੇ ਹਨ, ਇਹ ਵੀ ਸਰੀਰ ਵਿੱਚ ਸਟੈਸ 
ਰਿਸਪਾਂਸ ਪੈਦਾ ਕਰਦੇ ਹਨ, ਇਹੀ ਸਟੈਸ ਅੱਗੇ ਚਲਕੇ ਸਰੀਰ 
ਨੂੰ ਸਦਰ ਦਿਖਣ ਵਿਚ ਮਦਦਗਾਰ ਬਣਦੇ ਹਨ । ਅਜੇਹੀ ਹੀ 
ਇਕ ਕਰੀਮ ਪਹਿਲਾਂ ਪਹਿਲ ਮਾਰਕਿਟ ਵਿਚ ਆਈ ਸੀ ਅਤੇ 
ਚੰਗਾ ਵਣਜ ਕੀਤਾ ਸੀ। ਇਹ ਵੀ ਸਟੈਸ ਪ੍ਰਤੀਕਰਮ `ਤੇ 
ਅਧਾਰਿਤ ਸੀ। ਜਾਣੀ ਕਿ ਹਾਰਮੇਟਿਨ ਦੇ ਸਿਧਾਂਤ 'ਤੇ ਤਿਆਰ 
ਕੀਤੀ ਗਈ ਸੀ। 
ਕਹਿੰਦੇ ਹੋ, ਪਰ ਇਹ ਸਟਰੈਸ ਪੈਦਾ ਕਰਕੇ ਐਟੀਆਕਸੀਡੈਟ 


20 


ਪ੍ਰਤੀਕਰਮ ਪੈਦਾ ਕਰਦੇ ਹਨ, ਨਾਂ ਕਿ ਖ਼ੁਦ ਐਂਟੀ ਆਕਸੀਡੈਂਟ 
ਹੁੰਦੇ ਹਨ। ਇਹ ਸਮਝਣ ਦਾ ਇਕ ਨਜਰੀਆ ਹੈ। 

ਸਟੈੈਸ ਦੋ ਤਰ੍ਹਾਂ ਦੀਆਂ ਹੈਦੀਆਂ ਹਨ- ਹਲਕੀ ਥੜ 
ਚਿਰੀ ਅਤੇ ਕਰੌਨਿਕ ਲੰਬਾ ਸਮਾਂ ਚਲਣ ਵਾਲੀ । ਲੰਬਾ ਸਮਾਂ 
ਚਲਣ ਵਾਲਾ ਤਣਾਅ ਨੁਕਸਾਨ ਕਰਨ ਵਾਲਾ ਹੁੰਦਾ ਹੈ। ਜਦਕਿ 
ਹਲਕਾ ਤਣਾਅ ਬਰਦਾਸਤ ਕਰ ਲੈਣ ਤੋਂ' ਪਿਛੋਂ ਰਿਕਵਰੀ ਦੇ 
ਸਮੇਂ ਵਿਚ ਸਰੀਰ ਵਧ ਊਰਜਾਵਾਨ ਹੋ ਕੇ ਉਭਰਦਾ ਹੈ। ਇਝ 
ਹਲਕੀ ਸਟੇੇਸ ਸਾਡੇ ਲਈ ਫਾਇਦੇਮੇਦ ਸਾਬਤ ਹੁੰਦੀ ਹੈ। 

ਜਿਵੇਂ ਇਕ ਦਿਨ ਵਰਤ ਰਖ ਕੇ ਬਾਕੀ ਦਿਨਾਂ ਵਿਚ 
ਆਮ ਵਾਂਗ ਭੋਜਨ ਗ੍ਰਹਿਣ ਕਰੀਦਾ ਹੈ। ਤਣਾਅ ਸਰੀਰਕ, 
ਮਾਨਸਿਕ, ਭੋਜਨ ਸੈਬੈਧੀ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈ। 
ਇਹ ਸਾਡੀ ਆਪੇ ਚੁਣੀ ਹੋਈ ਹੋ ਸਕਦੀ ਹੈ । ਜਦੋਂ ਤਣਾਅ ਦੀ 
ਚੋਣ ਅਸੀਂ ਖੁਦ ਹੀ ਕੀਤੀ ਹੋਵੇ , ਉਦੋਂ ਅਸੀਂ ਸਟੈਰੈਸ ਲੈਣ ਲਈ 
ਸਰੀਰਕ ਅਤੇ ਮਾਨਸਿਕ ਪੱਧਰ 'ਤੇ ਤਿਆਰ ਹੋ ਜਾਂਦੇ ਹਾਂ। 
ਇਕ ਤਰ੍ਹਾਂ ਦੇ ਤਣਾਅ ਨੂੰ ਸਿੱਝਣ ਲਈ ਅਸੀਂ ਆਪਣੀ ਪਸੈਦ 
ਦਾ ਦੂਜਾ ਤਣਾਅ ਚੁਣ ਲੈਂਦੇ ਹਾਂ। ਇਥੋਂ ਤਕ ਕਿ ਮੈਡੀਟੇਸ਼ਨ 
ਜਾਂ ਧਿਆਨ ਇਕਾਗਰ ਕਰਨਾ ਵੀ ਇਕ ਸਟੈਸ ਹੀ ਹੈ, ਆਪਣੀ 
ਮਰਜੀ ਨਾਲ ਸਹੇੜੀ ਹੋਈ ਜਿਸ ਦੇ ਨਤੀਜੇ ਸਾਡੇ ਲਈ ਵਧੀਆ 
ਨਿਕਲਦੇ ਹਨ। ਇਹ ਜਿਹੜੀ ਮੈ' ਲੈਕਚਰ ਲੜੀ ਸ਼ੁਰੂ ਕੀਤੀ ਹੈ 
ਇਹ ਵੀ ਮੇਰਾ ਚੁਣਿਆਂ ਹੋਇਆ ਤਣਾਅ ਹੈ। ਦਰਅਸਲ ਮਨ 
ਮਰਜੀ ਨਾਲ ਲਿਆ ਹੋਇਆ ਤਣਾਅ ਸਾਨੂੰ ਤੋਦਰਸਤ ਰੱਖਣ 
ਵਿਚ ਅਹਿਮ ਰੋਲ ਹੁੰਦਾ ਹੈ। 

ਕਈ ਤਰ੍ਹਾਂ ਦੇ ਤਣਾਵਾਂ ਵਿਚੋਂ ਇਕ ਤਣਾਅ ਹੈ 
ਰੇਡੀਏਸ਼ਨ । ਹਾਲਾਂਕਿ ਲਗਦਾ ਇਹ ਹੈ ਕਿ ਰੇਡੀਏਸ਼ਨ ਸਰੀਰ 
ਨੂੰ ਨੁਕਸਾਨ ਪਹੁੰਚਾਉਂਦੀ ਹੈ। ਪਰ ਇਹ ਦੇਖਿਆ ਗਿਆ ਹੈ 
ਕਿ ਜੋ ਬੈਦਾ ਐਕਸ-ਰੇ ਮਸ਼ੀਨਾਂ ਚਲਾਉਂਦੇ ਹਨ 20-30 
ਸਾਲਾਂ ਤਕ ਥੋੜ੍ਹੀ-ਥੋੜ੍ਹੀ ਰੇਡੀਏਸ਼ਨ ਲੈਂਦੇ ਰਹਿਣ ਕਰਕੇ ਉਨ੍ਹਾਂ 
ਵਿਚ ਕੁੱਝ ਬਿਮਾਰੀਆਂ ਘਟ ਪਾਈਆਂ ਜਾਂਦੀਆਂ ਹਨ । 

ਇਸੇ ਤਰ੍ਹਾਂ ਦਿਮਾਗੀ ਕਸਰਤਾਂ, ਕਿਤਾਬਾਂ ਪੜ੍ਹਣਾ 
ਆਦਿ ਮਾਨਸਿਕ ਹੌਰਮੈਟਿਨ ਵਿਚ ਆ ਜਾਂਦਾ ਹੈ। 
ਵਿਗਿਆਨੀਆਂ ਨੇ ਕੁੱਝ ਦਿਮਾਗੀ ਕਸਰਤਾਂ ਵੀ ਇਸ ਕੈਮ 
ਲਈ ਸੁਝਾਈਆਂ ਹਨ। ਜਿਵੇਂ ਕਿਤਾਬ ਦੇ ਕਿਸੇ ਸਫੇ ਨੂੰ ਸ਼ੀਸ਼ੇ 
ਵਿਚ ਪੜਣਾ। ਜਾਂ ਸੌ ਤੋਂ ਸ਼ੁਰੂ ਕਰਕੇ ਪੁੱਠੀ ਗਿਣਤੀ ਕਰਨਾ। 
ਫਿਰ ਦੋ ਦੋ ਛੱਡਕੇ ਫਿਰ 3-3 ਛੱਡਕੇ ਪੁੱਠੀ ਗਿਣਤੀ ਕਰਣਾ। 
ਇਹ ਹੌਰਮੈਟਿਨ ਚੈਲਿੰਜ ਹਨ । ਇਸੇ ਤਰ੍ਹਾਂ ਖੁਰਾਕ ਦੇ ਹੌਰਮੈਟਿਨ 
ਹਨ । ਜਿਵੇਂ ਮਸਾਲੇ । ਤੁਹਾਨੂੰ ਜਾਣਕੇ ਹੈਰਾਨੀ ਹੋ ਸਕਦੀ ਹੈ 
ਕਿ ਰਢਾ, ਲਸਣ, ਅਦਰਕ ਆਦਿ ਵਿੱਚ ਖੁਰਾਕੀ ਤੱਤ ਪ੍ਰੋਟੀਨ, 
ਕਾਰਬੋਹਾਈਡੇਟਸ, ਫੈਟ ਆਦਿ ਨਾਮਾਤਰ ਹਨ। ਇਹ ਊਰਜਾ 


ਤਰਕਸ਼ੀਲ 


(561੬3) ਵੀ ਨਹੀਂ ਦਿੰਦੇ। ਪਰ ਇਹ ਸਰੀਰ ਵਿਚ ਚੈਲਿੰਜ 
ਦਿੰਦੇ ਹਨ ਤੇ ਫਿਰ ਸਰੀਰ ਦਾ ਆਪਣਾ ਰੱਖਿਆ ਢਾਂਚਾ ਉਨ੍ਹਾਂ 
ਨਾਲ ਲੜਦਿਆਂ ਸਰੀਰ ਨੂੰ ਕਾਫੀ ਫਾਇਦਾ ਕਰਦਾ ਹੈ। ਪਰ 
ਮਸਾਲੇ ਨੂੰ ਅਸੀਂ ਕਦੇ ਵੀ ਇਕੱਲੇ ਨੂੰ ਨਹੀਂ ਵਰਤਦੇ। ਉਨ੍ਹਾਂ ਨੂੰ 
ਮਿਕਸ ਕਰਕੇ ਵਰਤਦੇ ਹਾਂ। 

ਹੌਰਮੈਟਿਨ ਅਸੀਂ ਉਸ ਤਣਾਅ ਨੂੰ ਕਹਿੰਦੇ ਹਾਂ ਜੋ 
ਥੋੜ੍ਹੀ ਮਾਤਰਾ ਵਿਚ ਤੇ ਵਾਰ ਵਾਰ ਲੈਣ ਨਾਲ ਸਿਹਤ ਨੂੰ 
ਫਾਇਦਾ ਹੁੰਦਾ ਹੋਵੇ ਪਰ ਹੌਰਮੈਟਿਨ ਦੀ ਪੀਭਾਸ਼ਾ ਵਿਚ ਸਭ ਤੋੱ 
ਮੁਸ਼ਕਿਲ ਕੈਮ ਹੈ ਕਿ ਕਿੰਨੇ ਕੁ ਤਣਾਅ।ਸਟਰੈਸ ਨੂੰ ਥੋੜ੍ਹੀ 
ਮਾਤਰਾ ਕਹੀਏ । ਹੌਰਮੇਸਿਸ ਦੀਆਂ ਤਿੰਨ ਲੋੜਾਂ ਹਨ । ਪਹਿਲੀ 
ਹੈ- ਥੋੜ੍ਹਾ ਸਟਰੈਸ। ਥੋੜੇ ਤੋਂ ਭਾਵ ਹੈ ਜਿੰਨਾ ਵਧ ਤੋ ਵਧ 
ਤੁਹਾਡਾ ਸਰੀਰ ਸਹਿ ਸਕਦਾ ਹੈ ਉਸਦਾ 30-40 %। ਇਹਨੂੰ 
ਲੈਬ ਵਿਚ ਹੀ ਮਿਣਿਆ ਜਾ ਸਕਦਾ ਹੈ ਕਿ ਕਿਸੇ ਦੇ ਸੈੱਲ 
ਕਿੰਨਾ ਕੁ ਤਾਪਮਾਨ ਸਹਿ ਸਕਦੇ ਹਨ। ਇਸੇ ਤਰ੍ਹਾਂ ਜਿਵੇਂ ਮੈਂ 
ਕਿਹਾ ਕਿ 7 ਤਰ੍ਹਾਂ ਦੇ ਤਣਾਅ ਹੋ ਸਕਦੇ ਹਨ- ਮਾਨਸਿਕ, 
ਤਾਪਮਾਨ, ਰੇਡੀਏਸ਼ਨ, ਕਸਰਤ , ਖੁਰਾਕ ਆਦਿ । ਭਵਿੱਖ ਵਿਚ 
ਇਹ ਵੀ ਸੈਭਵ ਹੋ ਸਕਦਾ ਹੈ ਕਿ ਕੋਈ ਟੈਸਟ ਦੱਸ ਸਕੇ ਕਿ 
ਕਿਸੇ ਦਿਨ ਤੁਹਾਡਾ ਕਿਹੜਾ ਤਣਾਅ ਘਟਿਆ ਹੋਇਆ ਹੈ। 
ਇਹ ਵੀ ਖੋਜ ਚੱਲ ਰਹੀ ਹੈ ਕਿ ਕਿਹੜਾ ਤਣਾਅ ਪਹਿਲਾਂ ਤੇ 
ਕਿਹੜਾ ਬਾਦ ਵਿਚ ਲਿਆ ਜਾਵੇ । ਹੌਰਮੈਟਿਨ ਦੀ ਦੂਜੀ ਲੋੜ 
ਹੈ ਕਿ ਦੁਬਾਰਾ ਤਣਾਅ ਲੈਣ ਤੋ ਪਹਿਲਾਂ ਉਸ ਵਿਚ ਤਣਾਅ- 
ਰਹਿਤ ਸਮਾਂ ਹੋਣਾ ਚਾਹੀਦਾ ਹੈ। ਫਾਇਦਾ ਇਸ ਤਣਾਅ ਮੁਕਤ 
ਸਮੇਂ ਵਿਚ ਹੀ ਹੋ ਰਿਹਾ ਹੁੰਦਾ ਹੈ। ਜਦੋਂ ਤਣਾਅ ਦੇ ਪ੍ਰਭਾਵਾਂ ਨੂੰ 
ਸਰੀਰ ਠੀਕ ਕਰ ਰਿਹਾ ਹੁੰਦਾ ਹੈ । ਤੇ ਤੀਜੀ ਲੋੜ ਹੈ ਫਿਰ ਉਹੀ 
ਤਣਾਉ ਦਾ ਦੁਹਰਾਅ। ਇਹ ਸਾਰੀਆਂ ਗੱਲਾਂ ਮਰਜ਼ੀ ਨਾਲ 
ਚੁਣੇ ਸਿਹਤਮੇਦ ਤਣਾਅ ਦੀਆਂ ਹਨ। 

ਇਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਇਹ ਭੋਜਨ ਚੰਗਾ 
ਹੈ ਇਹ ਮਾੜਾ ਪਰ ਅਸੀਂ ਕਹਿੰਦੇ ਹਾਂ ਕਿ ਨਹੀਂ ਕੋਈ ਵੀ 
ਭੋਜਨ ਚੰਗਾ ਮਾੜਾ ਨਹੀਂ ਹੁੰਦਾ । ਉਸਦੇ ਸਿੱਟੇ ਚੰਗੇ ਮਾੜੇ ਹੁੰਦੇ 
ਹਨ । ਬਸ ਦੇਖਣਾ ਇਹ ਹੈ ਕਿ ਕਿਹੜੀਆਂ ਹਾਲਤਾਂ ਵਿਚ ਤੇ 
ਕਿੰਨੀ ਮਾਤਰਾ ਵਿਚ ਕੋਈ ਭੋਜਨ ਸਾਡੇ ਲਈ ਚੰਗਾ ਹੈ। 

ਇਸ ਸਾਰੀ ਗੱਲਬਾਤ ਤੋ ਹੁਣ ਅਸੀਂ ਪੁੱਜੇ ਹਾਂ ਕਿ 
ਸਿਹਤ ਦਾ ਸਾਡਾ ਅਧਾਰ ਕੀ ਹੈ। ਉਹ ਹੈ ਜਿਉਣ ਦਾ 
ਹੌਰਮੈਟਿਕ ਢੰਗ। ਉਸ ਵਿਚ ਭੋਜਨ, ਸਰੀਰਕ ਕਸਰਤ 
ਸਰਗਰਮੀ, ਮਾਨਸਿਕ ਕਿਰ੍ਹਿਆਵਾਂ ਤੇ ਸਮਾਜਕ ਰੁਝੇਵਾ। ਇਨ੍ਹਾਂ 
ਤਿੰਨਾਂ ਬਾਰੇ ਗੱਲ ਫਿਰ ਅੱਗੇ ਵਧਾਵਾਂਗੇ । ਅੱਜ ਦੀ ਮੁਲਾਕਾਤ 
ਬਸ ਇਤਨੀ । 

ਸ਼ਬਦੀ ਰੂਪ: ਹਰੀਕ੍ਰਿਸ਼ਨ ਮਾਇਰ । ਜਸਵੰਤ ਮੁਹਾਲੀ 


ਲੁਲਾਈਂ - ਅਗਸਤ 2022 21 


ਵਿਰਾਸਤ 


ਪਗੜੀ ਸੈਭਾਲ ਜੱਟਾ ਲਹਿਰ ਦੇ ਆਗੂ - ਅਜੀਤ ਸਿੰਘ 


ਅਜੀਤ ਸਿੰਘ ਜੀ ਦਾ ਰਾਜਨੀਤਿਕ ਜੀਵਨ ਸੈਖੇਪ, ਪਰ 
ਮਹੱਤਵਪੂਰਨ ਰਿਹਾ। ਉਹ ਕੁੱਝ ਸਾਲਾਂ ਵਿਚ ਹੀ ਤੂਫ਼ਾਨ 
ਵਾਂਗ ਛਾ ਗਏ। ਉਹ ਉਗਰ ਵਿਦਰੋਹੀ ਵਿਚਾਰਾਂ ਦੇ ਸਨ। 
ਦੀਆਂ ਹੱਦਾਂ ਤੋਂ ਦੂਰ ਜਾਣਾ ਪਿਆ। 14 ਮਾਰਚ 1947 ਨੂੰ 
ਉਹ ਭਾਰਤ ਪਰਤੇ । 14 ਅਗਸਤ 1947 ਨੂੰ ਅੱਧੀ ਰਾਤ ਸਮੇ' 
ਭਾਰਤ ਦੀ ਆਜ਼ਾਦੀ ਦਾ ਐਲਾਨ ਹੋਇਆ, ਅਤੇ ਨਾਲ ਹੀ 
ਭਾਰਤ ਦੀ ਵੰਡ ਵੀ। ਇਸੇ ਰਾਤ ਅਜੀਤ ਸਿੰਘ ਜੀ, ਜੋ ਲੰਬੇ 
ਦੇਸ਼ ਨਿਕਾਲਿਆਂ, ਰੂਪੋਸ਼ੀਆਂ ਆਦਿ ਕਾਰਣ ਸਰੀਰਕ ਤੌਰ `ਤੇ 
ਟੁੱਟ ਚੁੱਕੇ ਸੀ, ਸਦੀਵੀ ਵਿਛੋੜਾ ਦੇ ਗਏ। 

ਅਜੀਤ ਸਿੰਘ ਜੀ ਦਾ 
ਜਨਮ 23 ਫਰਵਰੀ 1881 ਨੂੰ 
ਖਟਕੜ ਕਲਾਂ (ਜਲੰਧਰ) (ਹੁਣ 
ਨਵਾਂ ਸ਼ਹਿਰ) ਵਿਚ ਹੋਇਆ 
ਸੀ।ਪਿਤਾ ਅਰਜਨ ਸਿੰਘ ਅਤੇ 
ਮਾਤਾ ਜੈ ਕੌਰ ਦੀ ਉਹ ਦੂਸਰੀ 
ਸੈਤਾਨ ਸਨ । ਉਹਨਾਂ ਦੇ ਪਿਤਾ 
ਅਰਜਨ ਸਿੰਘ ਆਰੀਆ 
ਸਮਾਜੀ ਸਨ। ਪੰਜਾਬ ਵਿਚ 
ਉਹ ਆਰੀਆ ਸਮਾਜ ਦਾ ਦੌਰ ਸੀ। ਭਾਰਤ ਦਾ ਰਾਜਨੀਤਿਕ 
ਦ੍ਰਿਸ਼ ਬਦਲ ਰਿਹਾ ਸੀ। 1857 ਦੀ ਹਥਿਆਰਬੈਦ ਕ੍ਰਾਂਤੀ ਤੋਂ 
ਬਾਅਦ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਇੱਛਾ ਫਿਰ ਜੋਰ 
ਫੜ੍ਹ ਰਹੀ ਸੀ। ਸਾਲ 1905 ਦੀ ਬੰਗਾਲ ਵੰਡ ਨੇ ਨਵੀਂ 
ਰਾਜਨੀਤਿਕ ਚੇਤਨਾ ਨੂੰ ਜਨਮ ਦਿੱਤਾ। ਜਾਗ੍ਰਿਤੀ ਦੇ ਇਸ 
ਤੂਫਾਨ ਨੇ ਪੰਜਾਬ ਨੂੰ ਵੀ ਪ੍ਰਭਾਵਿਤ ਕੀਤਾ। ਖ਼ੁਦ ਪੰਜਾਬ ਦੀ 
ਆਪਣੀ ਸਥਿਤੀ ਵੀ ਸ਼ਾਂਤੀਪੂਰਣ ਨਹੀਂ ਸੀ। ਭੂਮੀ ਮਾਲਕੀ 
ਸੰਬੰਧੀ ਕੁੱਝ ਕਾਨੂੰਨਾਂ ਵਿੱਚ ਲੋਕ ਵਿਰੋਧੀ ਤਬਦੀਲੀ, 
ਆਬਿਆਨਾ (ਪਾਣੀ-ਕਰ) ਵਿਚ ਵਾਧੇ ਅਤੇ ਕੋਲੋਨਾਈਜੇਸ਼ਨ 
ਬਿਲ ਦੇ ਕਾਰਣ ਪੰਜਾਬ ਵਿਚ ਬੇਚੈਨੀ ਫੈਲੀ ਹੋਈ ਸੀ ਅਤੇ 
ਪੰਜਾਬ ਦਾ ਕਿਸਾਨ ਵਰਗ ਇਸ ਤੋਂ ਬਹੁਤ ਪ੍ਰਭਾਵਿਤ ਸੀ। 

ਅਜੀਤ ਸਿੰਘ ਜੀ ਨੇ 1894 ਵਿਚ ਮੈਟ੍ਰਿਕ ਦੀ ਪਰੀਖਿਆ 
ਪਾਸ ਕੀਤੀ, ਫਿਰ ਲਾਹੌਰ ਦੇ ਡੀ.ਏ.ਵੀ. ਕਾਲਜ ਵਿਚ ਦਾਖਲਾ 
ਲਿਆ। ਇਥੋਂ ਹੀ ਉਹ ਰਾਜਨੀਤਿਕ ਤੌਰ 'ਤੇ ਚੇਤੋਨ ਹੋਏ। 


ਤਰਕਸ਼ੀਲ 


ਦਾ ਜੁੜਾਅ ਰਿਹਾ। 


ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ 
ਦਾ ਪੂਰਾ ਜੀਵਨ ਆਜ਼ਾਦੀ ਲਈ ਕ੍ਰਾਂਤੀ ਜਥੇਬਦ 
ਕਰਨ ਦੀ ਜੱਦੋਜਹਿਦ ਵਿਚੋਂ ਲੰਘਿਆ । ਭਾਰਤ ਮਾਤਾ 
ਸੁਸਾਇਟੀ ਤੋ ਲੈ ਕੇ ਪਗੜੀ ਸੈਭਾਲ ਜੱਟਾ ਲਹਿਰ, 


ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਨਾਲ ਉਹਨਾਂ 


“ਯੁਗ-ਦ੍ਰਿਸ਼ਟਾ ਭਗਤ ਸਿੰਘ ਅਤੇ ਉਸਦੇ ਪੁਰਖੇ” ਕਿਤਾਬ ਦੀ 
ਲੇਖਿਕਾ ਸ਼ਹੀਦ ਭਗਤ ਸਿੰਘ ਦੀ ਭਤੀਜੀ ਵੀਰੇਂਦ੍ਰ ਸੰਧੂ ਦੇ 
ਅਨੁਸਾਰ ਅਜੀਤ ਸਿੰਘ ਜੀ ਦਾ ਉਦੇਸ਼ ਗੁਪਤ ਕ੍ਰਾਂਤੀਕਾਰੀ 
ਅੰਦੋਲਨ ਵਿਚ ਭਾਗ ਲੈਣਾ ਨਹੀਂ ਸੀ, ਉਹਨਾਂ ਦਾ ਉਦੇਸ਼ ਤਾਂ 
1857 ਵਰਗਾ ਸੈਗਰਾਮ ਸੀ ਅਤੇ ਉਹਨਾਂ ਦਾ ਕੈਮ ਖੁੱਲ੍ਹੀ 
ਬਗਾਵਤ ਦਾ ਗੁਪਤ ਸੈਗਠਨ ਕਰਨਾ ਸੀ। ਲਾਰਡ ਕਰਜਨ 
ਨੇ 1903 ਵਿਚ ਐਗਰੇਜ਼ ਸਰਕਾਰ ਦੀ ਸ਼ਕਤੀ ਅਤੇ ਸ਼ਾਨੋਂ- 
ਸ਼ੰਕਤ ਦੇ ਪ੍ਰ ਦਰਸ਼ਨ ਲਈ ਦਿੱਲੀ-ਦਰਬਾਰ ਦਾ ਆਯੋਜਨ 
ਕੀਤਾ। ਇਸ ਵਿਚ ਦੇਸ਼ ਦੇ ਤਮਾਮ ਰਾਜਿਆਂ, ਨਵਾਬਾਂ ਨੂੰ 
ਸੱਦਿਆ ਗਿਆ। ਇਸ ਮੌਕੇ ਦਾ ਲਾਭ ਉਠਾ ਕੇ ਅਜੀਤ ਸਿੰਘ 
ਜੀ ਨੇ ਵੀ ਇਹਨਾਂ ਨਾਲ ਮੁਲਾਕਾਤ 
ਕੀਤੀ ਸੀ ਅਤੇ 1857 ਵਰਗੀ 
ਕਰਾਂਤੀ ਲਈ ਪ੍ਰੰਰਿਤ ਕਰਨ ਦਾ 
ਯਤਨ ਕੀਤਾ ਸੀ ।ਬਗਾਲ ਯਾਤਰਾ 
ਦੇ ਸਮੇਂ ਉਹਨਾਂ ਦਾ ਸੈਪਰਕ ਕੁੱਝ 
ਬੈਗਾਲੀ ਕ੍ਰਾਂਤੀਕਾਰੀਆਂ ਨਾਲ ਵੀ 
ਹੋਇਆ ਸੀ। ਸਹਾਰਨਪੁਰ ਦੇ 
(ਨਿਰਾਲੰਬ ਬਾਬਾ) ਨਾਲ ਵੀ ਉਹਨਾਂ 
ਦੀ ਮੁਲਾਕਾਤ ਹੋਈ ਸੀ। ਪਰ ਉਹ ਕਿਸੇ ਗੁਪਤ ਸੈਗਠਨ ਦੇ 
ਮੈਂਬਰ ਨਹੀਂ ਬਣੇ। 

ਸਾਲ 1906 ਵਿਚ ਕਾਂਗਰਸ ਦੇ ਕਲੱਕਤਾ ਇਜਲਾਸ 
ਸਮੇਂ ਅਜੀਤ ਸਿੰਘ ਜੀ ਦੀ ਮੁਲਾਕਾਤ ਲੋਕਮਾਨਯ ਤਿਲਕ 
ਨਾਲ ਹੋਈ। ਤਿਲਕ 'ਤੇ ਉਹਨਾਂ ਦਾ ਵਿਸ਼ੇਸ਼ ਪ੍ਰਭਾਵ ਪਿਆ। 
ਉਹ ਕਲਕਾੱਤੇ ਤੋਂ “ਪ੍ਰਕਾਸ਼ਨ ਅਦੋਲਨ” ਦਾ ਸੈਕਲਪ ਲੈ ਕੇ 
ਵਾਪਸ ਆਏ। ਉਹਨਾਂ ਨੇ ਫੈਸਲਾ ਲਿਆ ਕਿ ਉਹ ਕਿਸਾਨਾਂ 
ਦੀ ਬੇਚੈਨੀ ਨੂੰ ਸਹੀ ਦਿਸ਼ਾ ਅਤੇ ਅਗਵਾਈ ਦੇਣਗੇ।ਕ੍ਾਂਤੀਕਾਰੀ 
ਸੂਫ਼ੀ ਅਬਾ ਪ੍ਰਸ਼ਾਦ ਦੇ ਸਹਿਯੋਗ ਨਾਲ ਉਹਨਾਂ ਨੇ ਭਾਰਤ 
ਮਾਤਾ ਸੁਸਾਇਟੀ ਦੀ ਸਥਾਪਨਾ ਕੀਤੀ। ਕਿਸ਼ਨ ਸਿੰਘ ਅਤੇ 
ਸਵਰਨ ਸਿੰਘ (ਅਜੀਤ ਸਿੰਘ ਦੇ ਚਾਚਾ), ਲਾਲਾ ਲਾਲ ਚੰਦ 
ਫਲਕ, ਮੇਹਤਾ ਨੰਦ ਕਿਸ਼ੋਰ, ਲਾਲਾ ਹਰਦਿਆਲ, ਕੇਦਾਰ 
ਨਾਥ, ਸਹਿਗਲ, ਲਾਲਾ ਪਿੰਡੀ ਦਾਸ, ਮਹਾਸ਼ਾ ਘਸੀਟਾ ਰਾਮ 
ਆਦਿ ਉਸਦੇ ਮੁੱਖ ਮੈਂਬਰ ਸਨ। 


ਲੁਲਾਈਂ - ਅਗਸਤ 2022 ਹੈ 


ਭਾਰਤ ਮਾਤਾ ਸੁਸਾਇਟੀ ਦੇ ਦੋ ਹਥਿਆਰ ਸਨ: ਪਹਿਲਾ 
ਭਾਸ਼ਣ, ਦੂਜਾ ਪ੍ਰਕਾਸ਼ਨ । ਸੂਫੀ ਐਬਾ ਪ੍ਰਸ਼ਾਦ 'ਤੇ ਪ੍ਰਕਾਸ਼ਨ 
ਦੀ ਜ਼ਿੰਮੇਵਾਰੀ ਸੀ। ਇਸਦੇ ਲਈ ਉਹਨਾਂ ਨੇ “ਭਾਰਤ ਮਾਤਾ 
ਬੁੱਕ ਏਜੈਸੀ” ਸਥਾਪਿਤ ਕੀਤੀ । ਤਮਾਮ ਅਖ਼ਬਾਰਾਂ, ਰਸਾਲਿਆਂ, 
ਕਿਤਾਬਾਂ ਦੇ ਮਾਧਿਅਮ ਰਾਹੀਂ ਵਿਦਰੋਹੀ ਸਾਹਿਤ ਦਾ ਪ੍ਰਕਾਸ਼ਨ 
ਕੀਤਾ ਗਿਆ। 
ਭਾਰਤ ਮਾਤਾ ਸੋਸਾਇਟੀ 
ਭਾਰਤ ਮਾਤਾ ਸੋਸਾਇਟੀ ਵੱਲੋਂ ਥਾਂ-ਥਾਂ ਇੱਕਠ ਕੀਤੇ ਜਾਣ 
ਲੱਗੇ। ਇਹਨਾਂ ਵਿੱਚ ਭਾਸ਼ਣ ਦੇਣ ਦੀ ਜ਼ਿੰਮੇਵਾਰੀ ਅਜੀਤ 
ਸਿੰਘ ਜੀ ਦੀ ਸੀ। 1907 ਦੇ ਕਿਸਾਨ ਅਦੋਲਨ ਨੂੰ ਉਹਨਾਂ 
ਦੀ ਸ਼ਾਨਦਾਰ ਅਗਵਾਈ ਮਿਲੀ। ਪੂਰੇ ਪੰਜਾਬ ਦੇ 
ਸ਼ਹਿਰਾਂ ਅਤੇ ਪਿੰਡਾਂ ਵਿਚ ਮੀਟਿੰਗਾਂ 
ਇਕੱਤਰਤਾਵਾਂ ਦਾ ਹੜ੍ਹ ਜਿਹਾ ਆ ਗਿਆ। 
ਉਹਨਾਂ ਵਿਚ ਵੱਡੀ ਗਿਣਤੀ ਵਿਚ ਕਿਸਾਨ 
ਅਤੇ ਹੋਰ ਤਬਕਿਆਂ ਦੇ ਲੋਕ ਸ਼ਾਮਲ ਹੋਏ। 
ਉਹਨਾਂ ਦੇ ਭਾਸ਼ਣ ਅਗਰੇਜ਼ੀ ਰਾਜ ਦੇ ਸ਼ੋਸ਼ਣ, 
ਜ਼ੁਲਮਾਂ ਅਤੇ ਜਬਰ ਦੇ ਖਿਲਾਫ਼ ਹੁੰਦੇ ਸੀ। " ।4॥ 

ਨਿਊ ਕੋਲੋਨਾਈਜੇਸ਼ਨ ਬਿਲ ਦੀ ਖਿਲਾਫ਼ਤ ! 

ਮਾਰਚ 1907 ਵਿਚ ਲਾਹੌਰ ਦੇ ਆਰੀਆ 
ਸੇਵਕ ਹੋਟਲ ਦੇ ਮੈਦਾਨ ਵਿਚ ਹੋਣ ਵਾਲੀ ਸਭਾ 
ਵਿਚ ਅਜੀਤ ਸਿੰਘ ਜੀ ਨੇ ਇਹ ਖਿਲਾਫ਼ਤ 
ਕੀਤੀ । ਇਸ ਨੂੰ ਵਾਪਸ ਲੈਣ ਦੀ ਮੇਗ ਕਰਦੇ 
ਹੋਏ ਚੇਤਾਵਨੀ ਦਿੱਤੀ ਕਿ ਜੇ ਦੋ ਮਹੀਨੇ ਦੇ 
ਦੇਵਾਂਗੇ । ਦੇਸ਼ ਦੀ ਲੱਟ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 
ਸਾਡੇ ਵਿਚੋਂ ਸਾਰੇ ਸਿਰ 'ਤੇ ਕੱਫਨ ਬੰਨ੍ਹੀ ਖੜ੍ਹੇ ਹਨ। ਉਸ ਸਭਾ 
ਵਿਚ ਚਰਚਾ ਕਰਦੇ ਹੋਏ ਸਭਾ ਵਿੱਚ ਮੌਜੂਦ “ਇਡੀਆ” ਪੱਤਰ 
ਦੇ ਸੈਪਾਦਕ ਲਾਲਾ ਪਿੰਡੀ ਦਾਸ ਨੇ ਲਿਖਿਆ ਸੀ - 

“ਸਰਦਾਰ ਜੀ ਸਰਕਾਰ ਦੇ ਜ਼ੁਲਮਾਂ ਦੀ ਕਹਾਣੀ ਕੁੱਝ ਇਸ 
ਅੰਦਾਜ਼ ਵਿਚ ਕਹਿੰਦੇ ਸਨ ਕਿ ਲੋਕ ਦੁਹੱਥੜ ਮਾਰ ਕੇ ਰੋਣ 
ਲਗਦੇ ਸੀ।” 

ਜਲਸਾ ਬੰਦੇ ਮਾਤਰਮ ਦੀ ਰ੍ਰੀਜ ਨਾਲ ਖ਼ਤਮ ਹੋਇਆ। 

ਪਗੜੀ ਸੈਭਾਲ ਜੱਟਾ ਲਹਿਰ 

ਭਾਰਤ ਮਾਤਾ ਸੁਸਾਇਟੀ ਦੀ ਅਗਲੀ ਸਭਾ 22 ਮਾਰਚ 
ਨੂੰ ਲਾਇਲਪੁਰ ਵਿਚ ਹੋਈ। ਇਸ ਵਿਚ 8000 ਲੋਕ ਸ਼ਾਮਲ 
ਸਨ। ਲਾਲਾ ਲਾਜਪਤ ਰਾਏ ਵੀ ਆਏ। ਇਸ ਸਭਾ ਵਿਚ 
ਭਾਰਤ ਮਾਤਾ ਸੋਸਾਇਟੀ ਦੇ ਕਾਰਕੁੰਨ ਬਾਂਕੇ ਦਿਆਲ ਨੇ 
ਆਪਣੀ ਇਹ ਕਵਿਤਾ ਪੜ੍ਹੀ : 
ਤਰਕਸ਼ੀਲ 


(23 ਫਰਵਰੀ 1881- 
15 ਅਗਸਤ 1947) 


ਇਸ ਕਵਿਤਾ ਦੀ ਹਰਮਨ ਪਿਆਰਤਾ ਦੇ ਕਾਰਣ ਇਸ 
ਕਿਸਾਨ ਅਦੋਲਨ ਦਾ ਨਾਮ ਹੀ “ਪਗੜੀ ਸੈਭਾਲ ਜੱਟਾ? ਪੈ 
ਗਿਆ। 


ਇਹਨਾਂ ਸਭਾਵਾਂ ਦੀ ਇੱਕ ਹੋਰ ਖਾਸ ਗੱਲ 
ਸੀ। ਇਨ੍ਹਾਂ ਵਿਚ ਸੈਨਿਕ ਕਾਫੀ ਆਉਂਦੇ ਸੀ। 
ਮੁਲਤਾਨ ਦੀ 18 ਅਪ੍ਰੈਲ ਦੀ ਸਭਾ ਵਿਚ 200 
ਸੈਨਿਕ ਮੌਜੂਦ ਸਨ। ਐਗਰੇਜ਼ ਸਰਕਾਰ ਲਈ 
ਇਹ ਬੇਹੱਦ ਸੈਕਟਮਈ ਸਥਿਤੀ ਸੀ, ਵਿਸ਼ੇਸ਼ 
ਵੇ ੧. | ਤੌਰ 'ਤੇ ਪੰਜਾਬ ਸਰਕਾਰ ਦੇ ਲਈ । 10 ਮਈ 
ਗਿ | ੭ 1557 ਦੀ ਪੰਜਾਹਵੀਂ ਵਰ੍ਹੇਰੀਢ ਆਉਣ 
ਰ੍ ਵਾਲੀ ਸੀ । ਬ੍ਰਿਟਿਸ਼ ਖ਼ੁਫੀਆ ਵਿਭਾਗ ਦੇ ਕੋਲ 
ਖ਼ਬਰ ਸੀ ਕਿ ਅਜੀਤ ਸਿੰਘ ਉਸ ਵਿਦਰੋਹ ਦੀ 
ਅਗਲੀ ਲੜੀ ਦੀ ਤਿਆਰੀ ਵਿਚ ਸਨ।ਖ਼ੁਫੀਆ 
ਵਿਭਾਗ ਨੇ 5 ਮਈ 1907 ਨੂੰ ਆਪਣੀ ਇੱਕ 
ਵਿਸਥਾਰਤ ਰਿਪੋਰਟ ਵਿਚ ਕਿਹਾ ਸੀ ਕਿ 
ਉਹ (ਅਜੀਤ ਸਿੰਘ) ਲੋਕਾਂ ਨੂੰ ਐਗਰੇਜ਼ਾਂ ਦੇ 
ਕਤਲ ਕਰਨ ਲਈ ਭੜਕਾ ਰਹੇ ਹਨ । ਉਹ ਲੋਕਾਂ ਨੂੰ ਅਤੇ ਫੌਜ 
ਨੂੰ ਬਗਾਵਤ ਲਈ ਉਕਸਾ ਰਹੇ ਹਨ। ਰਾਜ ਧ੍ਰੋਹੀ ਪਰਚੇ ਵੰਡੇ 
ਜਾ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਜੀਤ 
ਸਿੰਘ ਹੀ ਇਹਨਾਂ ਸਭ ਦੇ ਆਗੂ ਹਨ। 
ਪੰਜਾਬ ਸਰਕਾਰ ਦੀ ਘਬਰਾਹਟ ਸੁਭਾਵਿਕ ਸੀ। ਪੰਜਾਬ 
ਦੇ ਗਵਰਨਰ ਇਟਸਨ ਨੇ ਵਾਇਸਰਾਏ ਨੂੰ ਲਿਖਿਆ “ਪੰਜਾਬ 
ਵਿਚ ਗ਼ਦਰ ਹੋਣ ਵਾਲਾ ਹੈ ਅਤੇ ਉਸਦੀ ਅਗਵਾਈ ਅਜੀਤ 
ਸਿੰਘ ਅਤੇ ਉਸਦੀ ਪਾਰਟੀ ਕਰੇਗੀ । ਬਗ਼ਾਵਤ ਨੂੰ ਰੋਕਣ ਦਾ 
ਪ੍ਰਬੰਧ ਕਰੋ।” 1818 ਦੇ ਰੈਗੂਲੇਸ਼ਨ 3 ਦੇ ਤਹਿਤ 9 ਮਈ ਨੂੰ 
ਲਾਲਾ ਜੀ ਅਤੇ 3 ਜੂਨ ਨੂੰ ਅਜੀਤ ਸਿੰਘ ਜੀ ਨੂੰ ਮਾਂਡਲੇ 
(ਬਰਮਾ), ਜੇਲ੍ਹ ਭੇਜ ਦਿੱਤਾ ਗਿਆ। ਇਸ ਦਾ ਜਬਰਦਸਤ 
ਵਿਰੋਧ ਹੋਇਆ। ਐਗਰੇਜ਼ ਸਰਕਾਰ ਲਾਲਾ ਲਾਜਪਤ ਰਾਏ ਨੂੰ 
ਛੱਡਣ ਲਈ ਮਜ਼ਬੂਰ ਹੋਈ । ਨਾਲ ਹੀ ਅਜੀਤ ਸਿਘ ਨੂੰ ਛੱਡਣਾ 
ਵੀ ਸਰਕਾਰ ਦੀ ਮਜਬੂਰੀ ਬਣੀ। ਕੋਲੋਨਾਈਜੇਸ਼ਨ ਐਕਟ 
ਸਰਕਾਰ ਨੇ ਵਾਪਸ ਲੈ ਲਿਆ। ਇਹ ਕਿਸਾਨ ਅਦੋਲਨ ਦੀ 


ਲੁਲਾਈਂ - ਅਗਸਤ 2022 23 


ਅਤੇ ਖ਼ੁਦ ਅਜੀਤ ਸਿੰਘ ਦੀ ਭਾਰੀ ਸਫ਼ਲਤਾ ਸੀ। 

ਮਾਂਡਲੇ ਤੋਂ ਵਾਪਸ ਆ ਕੇ ਅਜੀਤ ਸਿੰਘ ਫਿਰ ਤੋਂ ਭਾਰਤ 
ਮਾਤਾ ਸੁਸਾਇਟੀ ਦੇ ਉਦੇਸ਼ਾਂ ਪ੍ਰਤੀ ਸਮਰਪਤ ਭਾਵ ਨਾਲ ਕੰਮ 
ਕਰਨ ਲੱਗੇ। ਵਿਦਰੋਹੀ ਸਾਹਿਤ ਦੀ ਰਚਨਾ ਵੀ ਹੁੰਦੀ ਰਹੀ। 
ਉਸ ਸਮੇਂ 'ਪੇਸ਼ਵਾ” ਰੋਜ਼ਾਨਾ ਅਖ਼ਬਾਰ ਦੀਆਂ 1500 ਕਾਪੀਆਂ 
ਛਪਦੀਆਂ ਸਨ। ਉਹਨਾਂ ਨੇ ਭਾਸ਼ਾ ਕੋਡ ਦੀ ਰਚਨਾ ਵੀ 
ਕੀਤੀ ਸੀ ਜਿਸਦੀ ਮੱਦਦ ਨਾਲ ਦੇਸ਼-ਵਿਦੇਸ਼ ਦੇ ਵਿਚ ਗੁਪਤ 
ਸੁਨੇਹਿਆਂ ਦਾ ਆਦਾਨ-ਪ੍ਰਦਾਨ ਹੋ ਸਕੇ। 

ਕਰਾਂਤੀ ਦੀ ਯੋਜਨਾ 

ਇਸ ਸਮੇਂ ਅਜੀਤ ਸਿੰਘ ਜੀ ਨੇ ਲਾਲਾ ਹਰਦਿਆਲ, 
ਸੂਫੀ ਐਬਾ ਪ੍ਰਸਾਦ ਅਤੇ ਹੋਰ ਸਹਿਯੋਗੀਆਂ ਨਾਲ ਮਿਲ ਕੇ ਦੇਸ਼ 
ਨੂੰ ਆਜ਼ਾਦ ਕਰਵਾਉਣ ਦੀ ਯੋਜਨਾ ਬਣਾਈ। ਇਹ ਯੋਜਨਾ 
ਇਸ ਤਰ੍ਹਾਂ ਸੀ: ਲਾਲਾ ਹਰਦਿਆਲ ਅਮਰੀਕਾ, ਸੂਫੀ ਐਬਾ 
ਪ੍ਰਸਾਦ ਅਫਗਾਨਿਸਤਾਨ-ਈਰਾਨ ਅਤੇ ਨਿਰੈਜਣ ਸਿੰਘ 
ਬ੍ਰਾਜੀਲ ਜਾਣ ਅਤੇ ਉਨ੍ਹਾਂ ਦੇਸ਼ਾਂ ਵਿਚ ਭਾਰਤ ਦੇ ਪੱਖ ਵਿਚ 
ਵਾਤਾਵਰਨ ਬਨਾਉਣ ਤਾਂ ਕਿ ਲੋੜ ਪੈਣ 'ਤੇ ਭਾਰਤ ਨੂੰ 
ਵਿਦੇਸ਼ਾਂ ਤੋਂ ਮੱਦਦ ਮਿਲ ਸਕੇ । ਅਜੀਤ ਸਿੰਘ ਜੀ ਦੇਸ਼ ਵਿਚ 
ਰਹਿ ਕੇ ਸਮੁੱਚੇ ਕਾਂਤੀਕਾਰੀ ਸੈਗਠਨਾਂ ਨਾਲ ਸੈਪਰਕ ਬਣਾ ਕੇ 
ਇਕ ਮਜਬੂਤ, ਕ੍ਰਾਂਤੀਕਾਰੀ ਦਲ ਦਾ ਗਠਨ ਕਰਨ ਅਤੇ ਜਦ 
ਪਹਿਲਾ ਸੈਸਾਰ ਯੁਧ ਸ਼ੁਰੂ ਹੋਵੇ ਤਾਂ ਉਦੋਂ ਬ੍ਰਿਟੇਨ ਦੇ ਯੁੱਧ ਵਿਚ 
ਰੁੱਝੇ ਹੋਣ ਦੇ ਕਾਰਣ ਉਸ ਸਥਿਤੀ ਦਾ ਲਾਭ ਉਠਾ ਕੇ ਭਾਰਤ 
ਵਿਚ ਅਐਗਰੇਜ਼ੀ ਰਾਜ ਦੇ ਖਿਲਾਫ ਵਿਸ਼ਾਲ ਪੱਧਰ `ਤੇ ਕਾਂਤੀ 
ਕੀਤੀ ਜਾਵੇ। 

ਅਜੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਦੀਆਂ 
ਗਤੀਵਿਧੀਆਂ ਅਤੇ ਉਹਨਾਂ ਦੇ ਖ਼ਤਰਨਾਕ ਇਰਾਦਿਆਂ ਦੀ 
ਰਿਪੋਰਟ ਸਰਕਾਰ ਨੂੰ ਮਿਲ ਰਹੀ ਸੀ। ਸਰਕਾਰ ਉਹਨਾਂ ਦੇ 
ਖਿਲਾਫ਼ ਵਾਰੋਟ ਕੱਢ ਕੇ ਉਹਨਾਂ ਨੂੰ ਬਦੀ ਬਨਾਉਣ ਅਤੇ 
ਸਖ਼ਤ ਸਜਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਇਸ ਸੈਕਟ ਤੋੱ 
ਬਚਣ ਲਈ ਆਪਣੇ ਵੱਡੇ ਭਰਾ ਕਿਸ਼ਨ ਸਿੰਘ (ਸ਼ਹੀਦ ਭਗਤ 
ਸਿੰਘ ਦੇ ਪਿਤਾ) ਅਤੇ ਹੋਰ ਸਾਥੀਆਂ ਵੱਲੋਂ ਮਜਬੂਰ ਕੀਤੇ 
ਜਾਣ 'ਤੇ ਆਪ ਜੀ ਨੇ ਸੂਫ਼ੀ ਐਬਾ ਪ੍ਰਸਾਦ ਅਤੇ ਕੁਝ ਹੋਰ 
ਸਾਥੀਆਂ ਨਾਲ 1909 ਵਿਚ ਆਪਣੇ ਦੇਸ਼ ਦੀ ਧਰਤੀ 'ਤੋੱ 
ਵਿਦਾ ਲਈ। ਇਸ ਨਾਲ ਉਹਨਾਂ ਦੇ ਜੀਵਨ ਦਾ ਇੱਕ 
ਅਧਿਆਇ ਖ਼ਤਮ ਹੁੰਦਾ ਹੈ। ਰਾਜਧ੍ਰੋਹੀ ਸਾਹਿਤ ਨੂੰ ਆਧਾਰ 
ਬਣਾ ਕੇ ਕਿਸ਼ਨ ਸਿੰਘ, ਲਾਲਾ ਲਾਲ ਚੰਦ ਫਲਕ, ਜਿਆ 
ਉਲ ਹੱਕ ('ਪੇਸ਼ਵਾ” ਦੇ ਸੈਪਾਦਕ), ਮੁਨਸ਼ੀ ਰਾਮ ਅਤੇ ਨੰਦ 
ਗੋਪਾਲ ਨੂੰ ਸਜ਼ਾ ਦਿੱਤੀ ਗਈ। 

ਅਜੀਤ ਸਿੰਘ ਜੀ ਦੇ ਜੀਵਨ ਦਾ ਦੂਜਾ ਦੌਰ ਬਹੁਤ 


ਤਰਕਸ਼ੀਲ 


ਲੰਬਾ, ਸੈਘਰਸ਼ਮਈ ਅਤੇ ਅੰਕੜਾਂ ਭਰਿਆ ਰਿਹਾ। ਇਹ ਸਫ਼ਰ 
ਕਰਾਚੀ ਦੇ ਸਮੁੰਦਰੀ ਤੱਟ ਤੋਂ ਸ਼ੁਰੂ ਹੋਇਆ। ਈਰਾਨ, 
ਤੁਰਕਸਿਤਾਨ, ਸ਼ੀਰਾਜ, ਟਰਕੀ, ਬਰਲਿਨ, ਉਹਨਾਂ ਦੀ ਯਾਤਰਾ 
ਦੇ ਪੜਾਅ ਰਹੇ ।ਇਸ ਦੌਰਾਨ ਉਹ ਲਗਾਤਾਰ ਅਤਰ-ਰਾਸ਼ਟਰੀ 
ਰਾਜਨੀਤਕ ਆਗੂਆਂ ਦੇ ਸੈਪਰਕ ਵਿਚ ਰਹੇ ਅਤੇ ਭਾਰਤ 
ਵਿਚ ਗ਼ਦਰ ਕਰਵਾਉਣ ਲਈ ਆਪਣੇ ਪੱਧਰ `ਤੇ ਲੱਗੇ ਰਹੇ। 
1916 ਵਿਚ ਉਹਨਾਂ ਨੂੰ ਅਨੁਮਾਨ ਹੋ ਗਿਆ ਸੀ ਕਿ ਮਿੱਤਰ 
ਰਾਸ਼ਟਰਾਂ ਨੂੰ ਅਮਰੀਕਾ ਦਾ ਸਾਥ ਮਿਲਦੇ ਹੀ ਯੁੱਧ ਦਾ ਨਤੀਜਾ 
ਜਰਮਨੀ ਦੇ ਖਿਲਾਫ਼ ਹੋਵੇਗਾ। ਇਸ ਲਈ ਉਹ 1916 ਵਿਚ 
ਬ੍ਰਾਜੀਲ ਚਲੇ ਗਏ। 1932 ਵਿਚ ਫਰਾਂਸ ਆਏ ਅਤੇ ਫਿਰ 
ਜਰਮਨੀ । ਜਰਮਨੀ ਵਿਚ ਉਹਨਾਂ ਨੇ ਸੁਭਾਸ਼ ਚੈਦਰ ਬੋਸ ਨਾਲ 
ਮਿਲ ਕੇ ਦੇਸ਼ ਦੇ ਆਗਾਮੀ ਪ੍ਰੰਗਰਾਮਾਂ 'ਤੇ ਚਿੰਤਨ ਕੀਤਾ। 

ਸਾਲ 1939 ਵਿਚ ਦੂਜੀ ਸੈਸਾਰ ਜੰਗ ਸ਼ੁਰੂ ਹੋਈ। ਉਸ 
ਸਮੇਂ ਅਜੀਤ ਸਿੰਘ ਜੀ ਨੇ ਰੋਮ ਰੇਡੀਓ ਤੋਂ ਭਾਰਤ ਦੇ ਲਈ ਅਤੇ 
ਯੂਰਪ ਸਥਿਤ ਬ੍ਰਿਟਿਸ਼ ਫੌਜਾਂ ਦੇ ਭਾਰਤੀ ਸਿਪਾਹੀਆਂ (ਜਿਹਨਾਂ 
ਦੀ ਗਿਣਤੀ ਬਹੁਤ ਸੀ) ਦੇ ਲਈ ਅਨੌਕਾਂ ਰੇਡੀਓ ਪ੍ਰਸਾਰਣ 
ਕੀਤੇ । ਇਸ ਦਰਮਿਆਨ ਸੁਭਾਸ਼ ਚੰਦਰ ਬੋਸ ਜੀ ਨੇ ਉਹਨਾਂ ਦੇ 
ਸੈਪਰਕਾਂ ਦਾ ਲਾਹਾ ਲਿਆ। ਅਜੀਤ ਸਿੰਘ ਜੀ ਨੇ ਆਜ਼ਾਦ 
ਹਿੰਦ ਲਸ਼ਕਰ” ਦਾ ਸੈਗਠਨ ਕੀਤਾ। ਇਸਦਾ ਮੁੱਖ ਉਦੇਸ਼ 
ਭਾਰਤੀ ਫੌਜੀਆਂ ਨੂੰ ਲਸ਼ਕਰ ਵਿਚ ਭਰਤੀ ਕਰਨਾ ਸੀ। ਅੱਗੇ 
ਚੱਲ ਕੇ ਉਹਨਾਂ ਨੇ ਆਪਣੇ ਲਸ਼ਕਰ ਦੇ ਫੌਜੀਆਂ ਨੂੰ ਸੁਭਾਸ਼ 
ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਲਈ ਵੀ ਭੇਜਿਆ। ਅੱਠ 
ਅਕਤੂਬਰ 1943 ਨੂੰ ਯੁੱਧ ਵਿਚ ਇਟਲੀ ਦੀ ਹਾਰ ਹੋਈ। 
ਹਾਲਾਤ ਬਦਲ ਚੁੱਕੇ ਸੀ। ਆਖਰ ਦੋ ਮਈ 1945 ਨੂੰ ਅਗਰੇਜ਼ਾਂ 
ਨੇ ਅਜੀਤ ਸਿੰਘ ਜੀ ਨੂੰ ਬਦੀ ਬਣਾ ਲਿਆ। 

ਭਾਰਤ ਵਿਚ 1938 ਵਿਚ ਜਵਾਹਰ ਲਾਲ ਨਹਿਰੂ ਦੀ 
ਅਗਵਾਈ ਵਿਚ ਅਤਰਿਮ ਸਰਕਾਰ ਬਣਦੇ ਹੀ ਅਜੀਤ ਸਿੰਘ 
ਨੂੰ ਦੇਸ਼ ਵਾਪਸ ਬੁਲਾਉਣ ਦਾ ਐਦੋਲਨ ਸ਼ੁਰੂ ਹੋ ਗਿਆ ਸੀ। 
ਪਰ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਾਰਣ ਇਹ ਸੈਭਵ 
ਨਹੀਂ ਹੋ ਸਕਿਆ। 1946 ਵਿਚ ਕ੍ਰਿਸ਼ਨ ਮੈਨਨ ਰੂਸ ਗਏ। 
ਉਹਨਾਂ ਨੂੰ ਆਜ਼ਾਦ ਹਿੰਦ ਫੌਜ ਦੇ ਨੇਤਾ ਗਿਰਜਾ ਮੁਖਰਜੀ ਤੋ 
ਅਜੀਤ ਸਿੰਘ ਜੀ 'ਤੇ ਹੋਏ ਜਬਰਾਂ, ਅਖਾਂ ਭਰੇ ਜੀਵਨ ਅਤੇ 
ਬੀਮਾਰ ਸਿਹਤ ਦੀ ਖ਼ਬਰ ਮਿਲੀ। ਜਨਤਾ ਨੇ ਵਾਇਸਰਾਏ 'ਤੇ 
ਦਬਾਅ ਪਾਇਆ। ਇਸ ਦਬਾਅ ਦੇ ਸਿੱਟੇ ਵਜੋਂ ਉਹ ਮਾਰਚ 
1947 ਵਿਚ ਬਦੀ ਜੀਵਨ ਤੋਂ ਆਜ਼ਾਦ ਹੋ ਕੇ ਲਾਹੌਰ ਪਹੰਚੇ। 
ਪਹਿਲੀ ਅਪਰੈਲ 1947 ਨੂੰ ਉਹਨਾਂ ਨੇ ਦੇਸ਼ ਲਈ ਆਪਣਾ 
ਜੋਸ਼ੀਲਾ ਸੰਦੇਸ਼ ਪ੍ਰਸਾਰਿਤ ਕੀਤਾ। ਬਾਕੀ ਪੰਨਾ 51 'ਤੇ 


ਲੁਲਾਈਂ - ਅਗਸਤ 2022 24 


ਨਵੀਂ ਸਵੇਰ 


ਪੇਸ਼:- ਦਾਤਾ ਸਿੰਘ ਨਮੋਲ 


"__ ਬੱਚਿਆਂ ਨੂੰ ਸਿਰਫ਼ ਸ਼ਾਂਤੀ ਦੀ ਹੀ ਲੋੜ ਨਹੀਂ ਹੁੰਦੀ, 
ਸਗੋਂ ਉਹ ਇਹ ਵੀ ਚਾਹੁੰਦੇ ਹਨ ਕਿ ਉਹਨਾਂ ਵਿਚਕਾਰ ਹੋਏ 
ਲੜਾਈ-ਝਗੜਿਆਂ ਬਾਰੇ ਸਹੀ-ਸਹੀ ਨਿਰਣਾ ਕੀਤਾ ਜਾਵੇ 
ਕਿ ਕਸੂਰਵਾਰ ਕੌਣ ਸੀ ? ........... ਲਾਦਾ ਐਦਾਰੋਵਾ (ਬਾਲ 
ਵਿਕਾਸ ਅਤੇ ਵਿੱਦਿਆ) 

“ਕਿਤਾਬਾਂ ਤੋਂ ਸੱਖਣਾ ਬਚਪਨ ਬਚਪਨ ਨਹੀਂ। ਇਹ 
ਇੱਕ ਅਜਿਹੀ ਅਦਭੁੱਤ ਥਾਂ ਦਾ ਰਾਹ ਬਦ ਕਰ ਦੇਣ ਸਮਾਨ ਹੈ 
ਜਿੱਥੇ ਜਾ ਕੇ ਤੁਸੀਂ ਦੁਰਲੱਭ ਕਿਸਮ ਦਾ ਆਨੰਦ ਮਾਣ ਸਕਦੇ 
7 ਮਮ ਅਸਟ੍ਰੇਡ ਲਿੰਡਗੇ੍‌ਨ 

“___ ਬਾਲਪਣ ਦਾ ਮੁੱਖ ਅਤੇ ਬਹੁਤ ਹੀ ਹੈਰਾਨੀ ਜਨਕ ਖਾਸਾ 
ਇਹ ਹੈ ਕਿ ਬਾਲ ਆਪਣੇ ਮਾਹੌਲ ਬਾਰੇ ਜਾਣਕਾਰੀ 
ਸਿਰਜਣਾਤਮਕ ਖੇਡ ਦੁਆਰਾ ਹੀ ਪ੍ਰਗਟ ਕਰਦਾ ਹੈ। ਬਾਲਾਂ 
ਦੀ ਚਿੱਤਰਕਾਰੀ ਦਾ ਵਿਸ਼ਲੇਸ਼ਣ ਕਰਕੇ ਇੱਕ ਸੱਤਾਂ ਜਾਂ ਅੱਠਾਂ 
ਸਾਲਾਂ ਦੇ ਬੱਚੇ ਵੱਲੋਂ ਤਿਆਰ ਕੀਤੀ ਪਰੀ ਕਹਾਣੀ ਨੂੰ ਸੁਣ ਕੇ, 
ਸੋਚਣੀਆਂ ਅਤੇ ਕਲਪਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੋ 
ਜਾਂਦੀ ਹੈ। ਯਾਦ ਰੱਖੋ ਕਿਸੇ ਵੀ ਕਲਾਕਾਰ (ਵੱਡੇ ਆਦਮੀ ਜਾਂ 
ਨਿੱਕੇ ਬੱਚੇ) ਦੀ ਕਿਰਤ, ਹਮੇਸ਼ਾ ਕੁੱਝ ਪੇਸ਼ ਕਰਦੀ ਹੈ, ਇਸ 
ਪੇਸ਼ਕਾਰੀ ਦਾ ਉਸਦੇ ਨਿੱਜੀ ਵਤੀਰੇ ਨਾਲ ਸੇਬੋਧ ਹੁੰਦਾ ਹੈ। 
“ਵਿਦਿਆਰਥੀਆਂ ਨੂੰ ਗਿਆਨ ਦੀ ਇੱਕ ਬੂੰਦ ਦੇਣ ਲਈ 
ਅਧਿਆਪਕ ਨੂੰ ਆਪਣੇ ਅੰਦਰ ਗਿਆਨ ਦਾ ਇੱਕ ਸਮੁੰਦਰ 
ਸੈਜੋਣ ਦੀ ਲੋੜ ਹੁੰਦੀ ਹੈ। ਜਦ ਇੱਕ ਅਧਿਆਪਕ ਦੇ ਗਿਆਨ 
ਦਾ ਘੇਰਾ ਸਕੂਲ ਪਾਠਕ੍ਰਮ ਨਾਲੋ ਵਿਸ਼ਾਲ ਹੋਵੇਗਾ, ਜਦ 
ਪਾਠਕੁਮ ਉੱਪਰ ਉਸ ਦੀ ਪਕੜ ਉਸ ਲਈ ਕੇਂਦਰ ਬਿੰਦੂ 
ਬਨਣ ਦੀ ਬਜਾਏ ਉਸਦੀ ਮਾਨਸਿਕ ਸਰਗਰਮੀ ਦਾ ਇੱਕ 
ਪਹਿਲੂ ਹੀ ਹੋਵੇਗੀ, ਤਦ ਹੀ ਉਹ ਆਪਣੇ ਕਿੱਤੇ ਦਾ ਸ਼ਾਹ- 
ਅਸਵਾਰ, ਇੱਕ ਕਲਾਕਾਰ ਤੇ ਅਧਿਆਪਨ ਕਮਰੇ ਦਾ ਕਵੀ 
ਹੋਵੇਗਾ। ......... ਸੁਖੋਮਲਿੰਸਕੀ (ਰੂਸੀ ਸਿੱਖਿਆ ਸ਼ਾਸਤਰੀ) 
“__ ਬੱਚੇ ਨੂੰ ਇਹ ਨਾ ਸਿਖਾਓ ਕਿ ਕੀ ਸੋਚਣਾ ਹੈ, ਉਸਨੂੰ 
ਸਿਖਾਓ ਕਿ ਕਿਵੇਂ ਸੋਚਣਾ ਹੈ ....... ਮਾਰਗਰੇਟ ਮੀਡ 
"ਜੇ ਅਸੀਂ ਬੱਚਿਆਂ ਨੂੰ ਬੁਰੀਆਂ ਕਹਾਣੀਆਂ ਸੁਣਾ ਕੇ 
ਬੀਮਾਰ ਕਰ ਸਕਦੇ ਹਾਂ ਤਾਂ ਅਸੀਂ ਚੰਗੀਆਂ ਕਹਾਣੀਆਂ ਸੁਣਾ 
ਕੇ ਉਹਨਾਂ ਨੂੰ ਰਾਜ਼ੀ ਵੀ ਕਰ ਸਕਦੇ ਹਾਂ । ...ਫਾਸਬਿੰਡਰ (ਜਰਮਨ 
ਫਿਲਮਕਾਰ) 


ਤਰਕਸ਼ੀਲ 


“ਇਹ ਬਹੁਤ ਅਹਿਮੀਅਤ ਰੱਖਦਾ ਹੈ ਕਿ ਕੁਦਰਤ, ਖੇਡਾਂ, 
ਸੈਗੀਤ, ਖਿਆਲ-ਉਡਾਰੀਆਂ ਅਤੇ ਰਚਨਾਤਮਕਤਾ ਦੇ ਜਿਸ 
ਸੈਸਾਰ ਨੇ ਬੱਚੇ ਨੂੰ ਸਕੂਲ ਜਾਣ ਤੋਂ ਪਹਿਲਾਂ ਘੇਰ ਰੱਖਿਆ ਹੁੰਦਾ 
ਹੈ ਉਸ ਨੂੰ ਸਕੂਲ ਦੇ ਪੜ੍ਹਾਈ ਕਮਰੇ ਤੋਂ ਬਾਹਰ ਨਾ ਰੋਕ ਦਿੱਤਾ 
ਜਾਵੇ। ......... ਸੁਖੋਮਲਿੰਸਕੀ 
"ਜੋ ਕਿਤਾਬਾਂ ਤੁਹਾਨੂੰ ਸੋਚਣ ਲਈ ਜਿਨ੍ਹਾਂ ਹੀ ਜ਼ਿਆਦਾ 
ਮਜ਼ਬੂਰ ਕਰਦੀਆਂ ਹਨ, ਉਹ ਤੁਹਾਡੇ ਲਈ ਉਨ੍ਹੀਆਂ ਹੀ 
ਜਿਆਦਾ ਮਦਦਗਾਰ ਸਾਬਿਤ ਹੁੰਦੀਆਂ ਹਨ। ਸਿੱਖਣ ਦਾ ਸਭ 
ਤੋਂ ਮੁਸ਼ਕਿਲ ਤਰੀਕਾ ਹੁੰਦਾ ਹੈ, ਆਰਾਮ ਤਲਬੀ ਨਾਲ ਪੜ੍ਹਣਾ, 
ਪਰ ਕਿਸੇ ਮਹਾਨ ਚਿੰਤਕ ਦੀ ਇੱਕ ਕਿਤਾਬ ਵਿਚਾਰਾਂ ਦੇ ਇੱਕ 
ਅਜਿਹੇ ਜਹਾਜ਼ ਦੀ ਤਰ੍ਹਾਂ ਹੁੰਦੀ ਹੈ ਜੋ ਸਚਾਈ ਅਤੇ ਖੂਬਸੂਰਤੀ 
“__ ਮੈਂ ਮਹਿਸੂਸ ਕਰਦਾ ਹਾਂ ਕਿ ਜੇਕਰ ਤੁਸੀਂ ਬੱਚਿਆਂ ਦੇ 
ਚੰਗੇ ਅਧਿਆਪਕ ਬਣਨਾ ਹੈ ਤਾਂ ਆਪਣਾ ਦਿਲ ਉਹਨਾਂ ਨੂੰ 
ਸਂਪ ਦਿਓ । ਬੱਚਿਆਂ ਨੂੰ ਪਿਆਰਨਾ ਅਧਿਆਪਕਾਂ ਦਾ ਕੌਮ 
ਹੈ। ..ਸੁਖੋਮਲਿੰਸਕੀ 
ਸਕੂਲ ਜਾਣ ਤੋ' ਟਾਲਮਟੋਲ ਕਰਦਾ ਹੈ ਤਾਂ : 

ਬੱਚੇ ਨੂੰ ਦਿਨ ਵਿਚ ਕਿਸੇ ਚੰਗੀ ਗੱਲ ਦੀ ਆਸ ਨਹੀਂ। 
ਉਹ ਚਿੰਤਾਵਾਂ, ਵੱਖ ਵੱਖ ਟਕਰਾਵਾਂ, ਚੀਕ-ਚਿਹਾੜੇ ਅਤੇ 
ਉਸ ਉੱਪਰ ਥੋਪੇ ਗਏ ਜ਼ਬਰੀ ਫਰਜ਼ਾਂ ਦੇ ਬੋਝ ਤੋਂ ਤੈਗ ਹੈ।ਉਸ 
ਨੂੰ ਸਕੂਲ ਵਿਚ ਕੁੱਝ ਚੰਗਾ ਹੋਣ ਦੀ ਆਸ ਨਹੀਂ। 

ਆਪਣੇ ਬੱਚੇ 'ਤੇ ਤਰਸ ਖਾਓ।ਉਸ ਨੂੰ ਉਸ ਮਰੀਜ਼ਆਨਾ 
ਭਾਵਨਾਵਾਂ ਦੀ ਦਲਦਲ ਵਿਚੋਂ ਨਿਕਲਣ `ਚ ਸਹਾਰਾ ਦਿਓ। 
ਯਾਦ ਰੱਖੋ ਕਿ ਉਸ ਦੀ ਢੀਠਤਾ ਅਤੇ ਬੇਚੈਨੀ ਉਸ ਪ੍ਰਤੀ 
ਤੁਹਾਡੀ ਅਣਗਹਿਲੀ ਦਾ ਨਤੀਜਾ ਹੈ। ਜੇਕਰ ਤੁਸੀਂ ਉਸ ਵੱਲ 
ਧਿਆਨ ਨਹੀਂ ਦਿੰਦੇ। ਤਾਂ ਉਸ ਦੀ ਸ਼ਖਸ਼ੀਅਤ ਵਿਗੜੇਗੀ 
ਹੀ। ਕੋਈ ਵੀ ਸਖ਼ਤੀ ਬੱਚੇ ਦੀ ਸ਼ਖਸ਼ੀਅਤ ਸਵਾਰਣ ਵਿਚ 
ਤੁਹਾਡਾ ਸਾਥ ਨਹੀਂ ਦੇ ਸਕਦੀ । ਹਰ ਨਵੀਂ ਝਾੜ-ਝੰਬ ਮਾਮਲੇ 
ਨੂੰ ਹੋਰ ਬਦਤਰ ਕਰੇਗੀ। ਉਸ ਵਿਚ ਨਵਾਂ ਜਾਨਣ ਦੀ ਇੱਛਾ 
ਨਹੀਂ ਰਹੇਗੀ । 
“ਕਿਸੇ ਬੱਚੇ ਨੂੰ ਧੱਕੋ-ਜ਼ੋਰੀ ਸਿੱਖਿਆ ਨਾ ਦੇਵੋ, ਉਸ ਨੂੰ 
ਸਿਰਫ਼ ਇਸਦੀ ਦਿਸ਼ਾ ਦਿਖਾਓ, ਜਿਸ ਨੂੰ ਉਹ ਮਾਣ ਸਕੇ। 
ਇਸ ਤਰ੍ਹਾਂ ਤੁਸੀਂ ਇੱਕ ਅਦਭੁਤ ਪ੍ਰਤਿਭਾ ਨੂੰ ਖੋਜਣ ਦੇ ਜਿਆਦਾ 


ਯੋਗ ਬਣ ਸਕੋਂਗੇ। ..... ਪਲੈਟੋ 94176-77407 


ਲੁਲਾਈਂ - ਅਗਸਤ 2022 25 


ਚਿਰਾਗਾਂ ਦਾ ਵਕਤ ਹੈ, ਦੀਵਿਆਂ ਵਿੱਚ ਤੇਲ ਪਾਓ, 


ਨ ਯਾਦ ਅਮੁੱਲੀ 
ਚਦਰ ਸ਼ਖਰ ਆਜ਼ਾਦ ਲੁ ਇਨਕਲਾਬ ਦਾ ਅਰਥ 
ਇਲਾਹਾਬਾਦ ਦੇ ਅਲਫਰੈੱਡ ਇਨਕਲਾਬ ਦੇ ਅਰਥ ਹਨ, ਬਦੇਸ਼ੀ ਖੂਨੀ ਜਬਾੜਿਆਂ 


ਹੌਣ ਤੋ ਪਹਿਲਾਂ ਹੀ ਕੁਝ ਕਰਕੇ 
ਦਿਖਾਉਣਾ ਹੈ..” ਮੈਨੂੰ ਰਹਿ ਰਹਿ ਕੇ ਯਾਦ ਆਉਣ ਲੱਗੀ। 
ਉਹਨਾਂ ਦੇ ਜੀਵਨ ਵਿੱਚ ਕੁਰਾਹੇ ਪਈ ਹੋਈ ਅਨਪੜ੍ਹ, 
ਰੂੜ੍ਹੀਵਾਦੀ ਤੇ ਗ਼ੁਰਬਤ ਦੀ ਸ਼ਿਕਾਰ ਜਨਤਾ ਦੇ ਇੱਕ 
ਇਨਕਲਾਬੀ ਮਾਰਗ ਤੇ ਪੇਸ਼ਕਦਮ ਹੋਣ ਦੀ ਇੱਕ ਸੈਖੇਪ ਮਿਸਾਲ 
ਸਾਨੂੰ ਮਿਲਦੀ ਹੈ। ਆਜ਼ਾਦ ਦਾ ਜਨਮ ਹੱਦ ਦਰਜੇ ਦੀ ਗਰੀਬੀ, 
ਅਨਪੜ੍ਹਤਾ, ਐਧਵਿਸ਼ਵਾਸ਼ ਤੇ ਧਾਰਮਿਕ ਕੱਟੜਤਾ ਵਿੱਚ 
ਹੋਇਆ ਸੀ। ਉਹ ਕਿਤਾਬਾਂ ਪੜ੍ਹ ਕੇ ਨਹੀਂ ਸਗੋਂ ਰਾਜਨੀਤਕ 
ਸੈਘਰਸ਼ ਤੇ ਜੀਵਨ ਸੈਘਰਸ਼ ਵਿੱਚ ਆਪਣੇ ਸਰਗਰਮ ਅਨੁਭਵਾਂ 
ਤੋਂ ਸਿਖਦੇ ਹੋਏ ਹੀ ਹਿੰਦੁਸਤਾਨ ਸ਼ੋਸ਼ਲਿਸਟ ਰੀਪਬਲਿਕ ਆਰਮੀ 
ਦੇ ਆਗੂ ਬਣੇ, ਜਿਸਦਾ ਮਕਸਦ ਭਾਰਤ ਵਿੱਚ ਧਰਮ ਨਿਰਪੇਖ, 
ਜਮਾਤ ਰਹਿਤ ਸਮਾਜਵਾਦੀ ਪਰਜਾਤੌਤਰ ਦੀ ਸਥਾਪਨਾ ਕਰਨਾ 
ਸੀ। ਇਸੇ ਆਰਮੀ ਦੇ ਮੁਖੀ ਬਲਰਾਜ ਦੇ ਤੌਰ 'ਤੇ ਉਹ ਪੁਲਿਸ 
ਨਾਲ ਲੜਦੇ ਹੋਏ ਸ਼ਹੀਦ ਹੋਏ । ਇਸ ਤਰ੍ਹਾਂ ਇਹ ਪੂਰੀ ਤਰ੍ਹਾਂ 
ਉਚਿਤ ਹੀ ਹੈ ਕਿ ਚੰਦਰ ਸ਼ੇਖ਼ਰ ਆਜ਼ਾਦ ਦਾ ਜੀਵਨ ਅਤੇ 
ਉਨ੍ਹਾਂ ਦਾ ਨਾਂ ਸਾਮਰਾਜਵਾਦੀ ਜ਼ੁਲਮ ਵਿੱਚ ਅਨਪੜ੍ਹਤਾ, 
ਅਧਵਿਸ਼ਵਾਸ਼ ਤੇ ਧਾਰਮਿਕ ਕੱਟੜਤਾ ਵਿੱਚ ਫਸੀ ਭਾਰਤੀ 
ਜਨਤਾ ਦੀ ਇਨਕਲਾਬੀ ਚੇਤਨਾ ਦਾ ਪ੍ਰਤੀਕ ਹੋ ਗਿਆ ਹੈ। 
- ਭਗਵਾਨ ਦਾਸ ਮਹੌਰ 
ਸ਼ਹੀਦ ਖ਼ੁਦੀ ਰਾਮ ਬੋਸ 
11 ਅਗਸਤ 1908 ਨੂੰ ਮੁਜ਼ੱਫਰਪੁਰ 
ਕਾਂਸੀਪੀਰੈਂਸੀ ਕੇਸ ਅਧੀਨ ਸ਼ਹਾਦਤ ਦਾ ਜਾਮ 
ਪੀਣ ਵਾਲੇ ਖ਼ੁਦੀ ਰਾਮ ਬੋਸ ਛੋਟੀ ਉਮਰ ਦੇ 
ਸ਼ਹੀਦ ਬਣੇ । ਉਹ ਬੈਗਾਲ ਦੇ ਸ਼ਹਾਦਤ ਦਾ 
ਜਾਮ ਪੀਣ ਵਾਲੇ ਪਹਿਲੇ ਦੇਸ਼ ਭਗਤ ਸਨ। 
ਫਾਂਸੀਂ 'ਤੇ ਚੜ੍ਹਨ ਵੇਲੇ ਬੋਸ ਦੀ ਉਮਰ 18 
ਸਾਲ 8 ਮਹੀਨੇ ਤੇ 11 ਦਿਨ ਸੀ। 
ਤਰਕਸ਼ੀਲ 


ਤੋਂ ਛੁਟਕਾਰਾ। ਲੁੱਟ ਖਸੁੱਟ ਤੇ ਉਸ ਨਿਜ਼ਾਮ ਦਾ ਔਤ ਜੋ 
ਅਮੀਰ ਨੂੰ ਹੋਰ ਅਮੀਰ ਬਣਾਉਣ ਅਤੇ ਗਰੀਬ ਨੂੰ ਕੈਗਾਲੀ ਦੇ 
ਪੁੜਾਂ ਚ ਪੀਸੇ ਜਾਣ ਲਈ ਮਜਬੂਰ ਕਰਦਾ 
ਹੈ। ਸਾਮਰਾਜੀ ਨਿਜ਼ਾਮ ਕਾਰਣ ਲਖੂਖਾਂ 
ਕਿਰਤੀ, ਕੁੱਲੀ, ਗੁੱਲੀ, ਜੁੱਲੀ 
ਵਿਦਿਆ ਤੇ ਇਲਾਜ ਤੱਕ ਦੀਆਂ 
ਬੁਨਿਆਦੀ ਲੋੜਾਂ ਦੇ ਮੁਹਤਾਜ ਹਨ। 
ਕਿਹੜਾ ਐਸਾ ਪੱਥਰ ਦਿਲ ਮਨੁੱਖ ਹੈ 
ਜਿਸਦਾ ਕਿਰਤੀ ਕਿਸਾਨਾਂ ਦੀ ਬੇਵਸੀ 
ਤੇ ਲਾਚਾਰੀ ਨੂੰ ਵੇਖ ਕੇ ਖੂਨ ਨਹੀਂ ਉਬਾਲੇ 
ਖਾਂਦਾ। ਕਹਿਰ ਹੈ ਯਾਰੋ, ਜਿਹੜਾ ਆਪਣੀ 
ਜ਼ਿੰਦਗੀ ਤੇ ਖ਼ੂਨ ਨਾਲ ਸਰਮਾਏਦਾਰੀ ਦੇ ਮਹੱਲ ਉਸਾਰਦਾ ਹੈ। 
ਉਹ ਆਪ ਰਾਤ ਨੂੰ ਢਿੱਡੋਂ ਖ਼ਾਲੀ ਤੇ ਕੇਵਲ ਨੀਲੇ ਆਕਾਸ਼ 
ਥੱਲੇ ਸੌਂਵੇ ? ਅਜਿਹੇ ਨਿਜ਼ਾਮ ਨੂੰ ਸਾੜ ਕੇ ਸੁਆਹ ਕਿਉਂ ਨਹੀਂ 
ਕਰ ਦਿੱਤਾ ਜਾਂਦਾ। ਹੁਣ ਤਾਂ ਇਨਕਲਾਬ, ਇਨਕਲਾਬ ਦੇ 
ਵਹਿਣ 'ਤੇ ਖੜ੍ਹਾ ਹੈ। ਅਸੀਂ ਕਰੋੜਾਂ ਲੋਕੀਂ ਜਿਹੜੇ ਬਦੇਸ਼ੀ ਅੱਗ 
ਵਿੱਚ ਧੁਖ ਰਹੇ ਹਾਂ । ਜੇਕਰ ਅਸੀਂ ਆਪਣੀ ਕਿਸਮਤ ਦੇ ਆਪ 
ਕਰਿੰਦੇ ਬਣ ਜਾਈਏ ਤਾਂ ਇਸ ਦਾ ਸਿੱਟਾ ਇਨਕਲਾਬ ਹੋਵੇਗਾ। 
ਇਹੋ ਇਨਕਲਾਬ ਸਾਡੀ ਆਜ਼ਾਦੀ ਦੀ ਜ਼ਾਮਨੀ ਹੈ। 

ਸ਼ਹੀਦ ਊਧਮ ਸਿੰਘ (ਸ਼ਹਾਦਤ 31 ਜੁਲਾਈ, 1940) 

(ਨੌਜਵਾਨ ਭਾਰਤ ਸਭਾ ਦੀ ਕਾਨਫਰਸ ਵਿੱਚ ਬੋਲਦਿਆਂ) 


ਜੋ ਸੋਨਾ ਸੋਨੇ ਨੂੰ, ਕੱਚ ਨੂੰ ਕੱਚ ਆਖੇ। 
ਕਰੇ ਲੋਕਾਂ ਦੇ ਦਿਲਾਂ ਦੀ ਤਰਜ਼ਮਾਨੀ, 
ਠੀਕ ਠੀਕ ਤੇ, ਖ਼ੱਚ ਨੂੰ ਖ਼ਚ ਆਖੇ। 

ਜੋ ਕੁਝ ਕਹਿਣਾ ਉਹ ਕਵ੍ਰੇ ਨਿਧੜਕ ਹੋ ਕੇ, 


ਜੋ ਝੂਠ ਨੂੰ ਝੂਠ, ਤੇ ਸੱਚ ਨੂੰ ਸੱਚ ਆਖੇ। 
- ਗੁਰਦਾਸ ਰਾਮ ਆਲਮ 


ਲੁਲਾਈਂ - ਅਗਸਤ 2022 26 


ਬਹੁਤ ਸਾਲ ਪਹਿਲਾਂ 
ਅੱਥਰੰਪੱਲੇਂ ਜਸਟ(ਮਾਨਵ 
ਵਿਗਿਆਨੀ) ਮਾਰਗਰੇਟ ਮੀਡ ਨੂੰ 
ਇੱਕ ਵਿਦਿਆਰਥੀ ਨੇ ਸਵਾਲ ਕੀਤਾ 
ਕਿ ਉਸਦੇ ਖਿਆਲ ਮੁਤਾਬਕ ਕਿਸੇ 
ਸਭਿਆਚਾਰ ਵਿੱਚ ਸਭਿਅਤਾ ਦਾ 
ਪਹਿਲਾ ਨਿਸ਼ਾਨ ਕੀ ਮੇਨਿਆ ਜਾ 
ਸਕਦਾ ਹੈ ? 
ਵਿਦਿਆਰਥੀ ਦਾ ਖਿਆਲ ਸੀ ਕਿ ਬੀਬੀ ਮਾਰਗਰੇਟ 
ਮੱਛੀਆਂ ਫੜ੍ਹਨ ਵਾਲੇ ਕਾਂਟਿਆਂ, ਮਿੱਟੀ ਦੇ ਭਾਂਡਿਆਂ ਜਾਂ 
ਸਾਣ ਚੜ੍ਹਨ ਵਾਲੇ ਪੱਥਰਾਂ ਦਾ ਨਾਂ ਲਵੇਗੀ। ਪਰ ਨਹੀਂ । ਮੀਡ 
ਨੇ ਕਿਹਾ ਕਿ ਕਿਸੇ ਪ੍ਰਾਚੀਨ ਸਭਿਆਚਾਰ ਵਿੱਚ ਸਭਿਅਤਾ 
ਦਾ ਪਹਿਲਾ ਨਿਸ਼ਾਨ ਸੀ ਪੱਟ ਦੀ ਉਹ ਹੱਡੀ, ਜਿਹੜੀ ਟੁੱਟ 
ਗਈ ਸੀ ਤੇ ਫਿਰ ਜੁੜ ਵੀ ਗਈ। ਉਸ ਦੱਸਿਆ ਕਿ ਪ੍ਰਾਣੀ 
ਜਗਤ ਵਿੱਚ ਜੇ ਤੁਹਾਡੀ ਲੱਤ ਟੁੱਟ ਗਈ ਤਾਂ ਮਤਲਬ ਤਸੀ' 
ਮਰ ਗਏ । ਤੁਸੀਂ ਖ਼ਤਰੇ ਤੋਂ ਬਚਣ ਲਈ ਭੱਜ ਨਹੀਂ ਸਕਦੇ । 
ਪਾਣੀ ਪੀਣ ਲਈ ਦਰਿਆ 'ਤੇ ਨਹੀਂ ਜਾ ਸਕਦੇ । ਤੇ ਨਾ ਹੀ 
ਖਾਣ ਲਈ ਸ਼ਿਕਾਰ ਕਰ ਸਕਦੇ ਹੋ । ਤੁਸੀਂ ਛੇਤੀ ਹੀ ਸ਼ਿਕਾਰੀ 
ਜਾਨਵਰਾਂ ਦਾ ਸ਼ਿਕਾਰ ਬਣ ਜਾਵੋਗੇ। ਕੋਈ ਜਾਨਵਰ ਟੁੱਟੀ 
ਲੱਤ ਨਾਲ ਏਨਾ ਚਿਰ ਜ਼ਿੰਦਾ ਨਹੀਂ ਰਹਿ ਸਕਦਾ ਕਿ ਉਸਦੀ 
ਲੱਤ ਦੀ ਹੱਡੀ ਜੁੜ ਜਾਵੇ। 
ਲੱਤ ਜੁੜ ਜਾਣਾ ਇਸ ਗੱਲ ਦਾ ਸਬੂਤ ਸੀ ਕਿ ਕੋਈ 
ਹੋਰ ਇਨਸਾਨ ਸਮਾਂ ਕੱਢ ਕੇ ਟੁੱਟੀ ਲੱਤ ਵਾਲੇ ਦੀ ਮੱਦਦ ਕਰ 
ਰਿਹਾ ਸੀ। ਉਸਦੇ ਜ਼ਖ਼ਮ (ੁੱਟੀ ਹੱਡੀ) ਨੂੰ ਬੈਨ੍ਹਿਆ। ਜ਼ਖਮੀ ਨੂੰ 
ਸਹਾਰਾ ਦੇ ਕੇ ਸੁਰੱਖਿਅਤ ਥਾਂ 'ਤੇ ਪਹੰਚਾਇਆ ਤੇ ਠੀਕ ਹੋਣ 
ਤੱਕ ਉਸਦੀ ਤੀਮਾਰਦਾਰੀ ਕੀਤੀ । ਬੀਬੀ ਮਾਰਗਰੇਟ ਨੇ ਕਿਹਾ 
ਕਿ ਔਖੇ ਵੇਲੇ ਕਿਸੇ ਦੀ ਮੱਦਦ ਕਰਨ ਤੋ' ਹੀ ਸੱਭਿਅਤਾ ਦਾ 
ਮੁੱਢ ਬੱਝਦਾ ਹੈ। 
ਅਸੀਂ ਸਭ ਤੋਂ ਚੰਗੇ ਇਨਸਾਨ ਉਦੋਂ ਹੀ ਹੁੰਦੇ ਹਾਂ ਜਦੋਂ 
ਅਸੀਂ ਹੋਰਨਾਂ ਦੀ ਸੇਵਾ ਕਰਦੇ ਹਾਂ । ਸੱਭਿਅਕ ਹੋਣਾ ਹੀ ਮਨੁੱਖ 
ਹੋਣ ਦੀ ਨਿਸ਼ਾਨੀ ਹੈ। 
ਪੇਸ਼ਕਸ਼ : ਨਵਸ਼ਰਨ 


ਤਰਕਸ਼ੀਲ 


ਜੋ ਕਿਤਾਬਾਂ ਤੁਹਾਨੂੰ ਸੋਚਣ ਲਈ ਜਿਨ੍ਹਾਂ ਹੀ ਜ਼ਿਆਦਾ 
ਮਜ਼ਬੂਰ ਕਰਦੀਆਂ ਹਨ ਉਹ ਤੁਹਾਡੇ ਲਈ ਉਨ੍ਹੀਆਂ ਹੀ 
ਜ਼ਿਆਦਾ ਮੱਦਦਗਾਰ ਸਾਬਤ 
ਹੁੰਦੀਆਂ ਹਨ। ਸਿੱਖਣ ਦਾ ਸਭ ਤੋਂ 
ਮੁਸ਼ਕਿਲ ਤਰੀਕਾ ਹੁੰਦਾ ਹੈ, ਆਰਾਮ । 
ਤਲਬੀ ਨਾਲ ਪੜ੍ਹਨਾ ਪਰ ਕਿਸੇ ' ਟੇ 
ਮਹਾਨ ਚਿੰਤਕ ਦੀ ਇੱਕ ਕਿਤਾਬ 
ਵਿਚਾਰਾਂ ਦੇ ਇੱਕ ਐਸੇ ਜ਼ਹਾਜ਼ ਦੀ ਤਰ੍ਹਾਂ ਹੁੰਦੀ ਹੈ ਜੋ ਸੱਚਾਈ 
ਅਤੇ ਖੂਬਸੂਰਤੀ ਨਾਲ ਤੁੰਨ ਕੇ ਭਰਿਆ ਹੁੰਦਾ ਹੈ।” 

ਪਾਬਲੋ ਨੇਰੂਦਾ 


ਲੁਲਾਈਂ - ਅਗਸਤ 2022 ਹੋ 


“੨੧੮ 6 
ਟਿ ਬਾਲ ਪਨਾ ਨ 
` ਦਿ ਮੌਨਸੂਨ ਦਾ ਪੂਰਵ ਅਨੁਮਾਨ ? 

ਬੱਚਿਓ, ਸਾਡੇ ਦੇਸ਼ ਭਾਰਤ ਵਿਚ ਇੱਕ ਸਾਲ ਵਿਚ _ ਇਨ੍ਹਾਂ ਚਾਰ ਮਰੀਨਿਆਂ ਦੌਰਾਨ ਰਰ ਮਹੀਨੇ ਔਸਤਨ 200- 


ਛੇ ਰੁੱਤਾਂ ਆਉਂਦੀਆਂ ਹਨ । ਸਰਦੀ ਰੱਤ, ਗਰਮੀ ਰੱਤ, ਵਰਖਾ 
ਰੱਤ, ਪੱਤਝੜ ਰੱਤ ਤੇ ਹੇਮੰਤ ਰੱਤ (ਸਰਦੀ ਸ਼ੁਰੂ ਹੋਣ ਤੋ' ਪਹਿਲਾਂ 
ਦਾ ਮਹੀਨਾ)। ਸਾਡੇ ਦੇਸ਼ ਵਿਚ ਅੱਧ ਅਪ੍ਰੈਲ ਤੋਂ ਅੱਧ ਜੂਨ 
ਤੱਕ ਗਰਮ ਤੇ ਖੁਸ਼ਕ ਰੁੱਤ ਹੁੰਦੀ ਹੈ। ਇਸ ਰੁੱਤ ਦੌਰਾਨ ਤੇਜ਼ 
ਵਗਦੀ ਖੁਸ਼ਕ ਹਵਾ ਜਿਸ ਨੂੰ ਲੂ ਆਖਦੇ ਹਨ, ਮਨੁੱਖਾਂ ਸਮੇਤ 
ਹੋਰਨਾਂ ਜੀਵ ਜੰਤੂਆਂ ਨੂੰ ਹਾਲੋਂ ਬੇਹਾਲ ਕਰ ਛੱਡਦੀ ਹੈ। ਇਸ 
ਗਰਮ ਤੇ ਖੁਸ਼ਕ ਰੱਤ ਨੂੰ ਹੰਢਾਉਂਦਿਆਂ ਸਾਨੂੰ ਸਭ ਨੂੰ ਵਰਖਾ 
ਰੱਤ ਦੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ । ਵਰਖਾ ਰੱਤ 
ਨੂੰ ਮੌਨਸੂਨ ਰੱਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਰਤ 
ਦੀ ਕੁੱਲ ਵਰਖਾ ਦਾ 80 ਤੋ 85 ਫੀਸਦੀ ਵਰਖਾ ਇਸੇ ਰੱਤ 
ਦੌਰਾਨ ਮੌਨਸੂਨ ਪੌਣਾਂ 
ਰਾਹੀਂ ਹੁੰਦੀ ਹੈ । ਸਾਡੇ 
ਦੇਸ਼ ਦੀ ਆਰਥਿਕਤਾ 
ਵੀ ਮੰਨਸੂਨ ਰੁੱਤ 
ਦੌਰਾਨ ਹੋਣ ਵਾਲੀ 
ਵਰਖਾ 'ਤੇ ਹੀ ਨਿਰਭਰ 
ਕਰਦੀ ਹੈ। ਅਰਬ 
ਸਾਗਰ ਉਪਰੋਂ ਦੀ ਲੰਘਦੀਆਂ ਹੋਈਆਂ ਮੌਨਸੂਨ ਪੌਣਾਂ ਆਮ 
ਤੌਰ 'ਤੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਕੇਰਲ ਦੇ ਤੱਟ ਨਾਲ 
ਟਕਰਾ ਕੇ ਮੌਨਸੂਨ ਵਰਖਾ ਦਾ ਆਗਾਜ਼ ਕਰਦੀਆਂ ਹਨ। 
ਜੁਲਾਈ ਦੇ ਪਹਿਲੇ ਹਫ਼ਤੇ ਤੱਕ ਇਹ ਪੌਣਾਂ ਤਕਰੀਬਨ ਪੂਰੇ 
ਦੇਸ਼ ਨੂੰ ਆਪਣੀ ਲਪੇਟ ਵਿਚ ਲੈ ਲੈਂਦੀਆਂ ਹਨ ਤੇ ਹਿਮਾਲਿਆ 
ਪਰਬਤ ਨਾਲ ਟਕਰਾਉਂਦੀਆਂ ਹੋਈਆਂ ਦੇਸ਼ ਭਰ ਵਿਚ ਭਰਵੀਂ 
ਵਰਖਾ ਕਰਦੀਆਂ ਹਨ। ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਕਦੋਂ 
ਤੇ ਕਿੰਨੀ ਕੁ ਮੌਨਸੂਨੀ ਵਰਖਾ ਹੋਵੇਗੀ, ਇਸ ਦਾ ਪੂਰਵ ਅਨੁਮਾਨ 
ਸਾਡੇ ਮੌਸਮ ਮਾਹਿਰ ਕਿਵੇਂ ਲਗਾਉਂਦੇ ਹਨ। ਆਓ ਜਾਨਣ ਦੀ 
ਭਾਰਤੀ ਬਜਟ ਦਾ ਜੂਆ : ਭਾਰਤ ਵਿਚ ਮੌਨਸੂਨ ਰੱਤ ਆਮ 
ਤੌਰ 'ਤੇ ਜੂਨ ਦੇ ਪਹਿਲੇ ਹਫ਼ਤੇ ਤੋਂ ਸਤੌਬਰ ਦੇ ਅਤ ਤੱਕ 
ਲਗਭਗ ਚਾਰ ਮਹੀਨੇ ਰਹਿੰਦੀ ਹੈ। ਸਤੰਬਰ ਮਹੀਨੇ ਨੂੰ ਵਾਪਸ 
ਮੁੜਦੀਆਂ ਮੌਨਸੂਨ ਪੌਣਾਂ ਦੀ ਰੱਤ ਵੀ ਕਿਹਾ ਜਾਂਦਾ ਹੈ। 


ਤਰਕਸ਼ੀਲ 


300 ਮਿਲੀਮੀਟਰ ਵਰਖਾ ਨੋਟ ਕੀਤੀ ਜਾਂਦੀ ਹੈ। ਦੱਖਣ- 
ਪੱਛਮੀ ਮੌਨਸੂਨ ਪੌਣਾਂ ਰਾਹੀਂ ਦੇਸ਼ ਦੇ ਲਗਭਗ ਸਾਰੇ ਖੇਤਰਾਂ 
ਵਿਚ ਭਾਰੀ ਬਰਸਾਤ ਹੁੰਦੀ ਹੈ। ਕਈ ਵਾਰ ਇਹ ਬਰਸਾਤ 
ਆਮ ਨਾਲੋਂ ਘੱਟ 

ਹੁੰਦੀ ਹੈ ਜਿਸ ਨ ?ੂਂ, ॥ 


ਨ ੬ ਇ ॥ 


ਵਿਚ ਸੋਕੇ ਜਿਹੀ ਰੀ 1 ` 
ਸਥਿਤੀ ਉਤਪੰਨ ਹੋ 
ਜਾਂਦੀ ਹੈ। ਕਈ ੩00 
ਵਾਰ ਲੋੜ ਤੋੱ 


ਜ਼ਿਆਦਾ ਵਰਖਾ ਹੋਣ ਕਰਕੇ ਪਰਲੋ ਵਰਗੀ ਸਥਿਤੀ ਦਾ 
ਸਾਹਮਣਾ ਵੀ ਕਰਨਾ ਧੈਂਦਾ ਹੈ।ਕਈ ਵਾਰ ਬਰਸਾਤ ਸਮੇਂ ਸਿਰ 
ਵੀ ਨਹੀਂ ਹੁੰਦੀ। ਕਈ ਵਾਰ ਮੌਨਸੂਨ ਸਮੇਂ ਤੋਂ ਪਹਿਲਾਂ ਅਤੇ 
ਕਈ ਵਾਰ ਕਾਫੀ ਪਛੜ ਵੀ ਜਾਂਦੀ ਹੈ। ਸ਼ਾਇਦ ਇਸੇ ਕਰਕੇ 
ਇਸ ਮੌਨਸੂਨ ਨੂੰ ਭਾਰਤੀ ਬਜਟ ਦਾ ਜੂਆ ਵੀ ਮੰਨਿਆ ਜਾਂਦਾ 
ਹੈ। 

ਮੌਸਮੀ ਭਵਿੱਖਬਾਣੀ ਦਾ ਆਧੁਨਿਕ ਮਾਡਲ : ਮੌਨਸੂਨ ਰੱਤ 
ਦੌਰਾਨ ਕਦੋਂ ਤੇ ਕਿੰਨੀ ਕੁ ਵਰਖਾ ਹੋਵੇਗੀ, ਦਿਨ ਦਾ ਤਾਪਮਾਨ 
ਕਿੰਨਾ ਰਹੇਗਾ, ਹਵਾ ਦੀ ਦਿਸ਼ਾ ਤੇ ਗਤੀ ਕਿੰਨੀ ਤੇ ਹਵਾ 
ਵਿਚ ਨਮੀ ਕਿੰਨੀ ਰਹੇਗੀ ਆਦਿ ਗੱਲਾਂ ਦਾ ਅਨੁਮਾਨ ਸਾਡੇ 


ਮਹੀਨੇ ਪਹਿਲਾਂ ਹੀ 
ਲਗਾ ਲੈਦੇ ਹਨ। 
ਪਿਛਲੇ ਕੁਝ ਸਾਲਾਂ 
ਤੋਂ` ਭਾਰਤੀ ਮੰਸਮ 
ਵਿਗਿਆਨੀਆਂ ਨੇ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਇੱਕ 
ਨਵੇਂ ਮਾਡਲ ਦੀ ਸਥਾਪਨਾ ਕੀਤੀ ਹੈ। ਇਸ ਆਧੁਨਿਕ ਮਾਡਲ 
ਰਾਹੀਂ ਆਉਣ ਵਾਲੇ 40 ਦਿਨਾਂ ਦੇ ਮੌਸਮ ਦੀ ਭਵਿੱਖਬਾਣੀ 
ਲਗਭਗ 95 ਫੀਸਦੀ ਭਰੋਸੇ-ਯੋਗਤਾ ਨਾਲ ਕੀਤੀ ਜਾ ਸਕਦੀ 


ਲੁਲਾਈਂ - ਅਗਸਤ 2022 28 


ਹੈ। ਦੇਸ਼ ਦੇ ਵੱਖ-ਵੱਖ ਸਥਾਨਾਂ ਦੀਆਂ ਧਰਾਤਲੀ ਹਾਲਤਾਂ 
ਸਮੇਤ ਉੱਥੋਂ ਦੇ ਤਾਪਮਾਨ, ਹਵਾ ਦੀ ਦਿਸ਼ਾ, ਹਵਾ ਦੇ ਦਬਾਅ, 
ਬਰਫ਼ਬਾਰੀ ਆਦਿ ਸਮੇਤ ਕੁੱਲ ਅੱਠ ਤੱਥਾਂ ਦਾ ਸੂਖਮਤਾ ਨਾਲ 
ਅਧਿਐਨ ਕੀਤਾ ਜਾਂਦਾ ਹੈ। ਇਸ ਤੋਂ ਪਹਿਲੇ ਮਾਡਲ ਵਿਚ 
12 ਜਾਂ ਇਸ ਤੋਂ ਵੱਧ ਤੱਥਾਂ ਦਾ ਅਧਿਐਨ ਕਰਨਾ ਹੁੰਦਾ ਸੀ। 
ਨਵੇਂ ਮਾਡਲ ਅਨੁਸਾਰ ਹਰ ਮਹੀਨੇ ਵਾਯੂਮੋਡਲ ਵਿਚ 6 ਤੋਂ 
20 ਕਿਲੋਮੀਟਰ ਦੀ ਉਚਾਈ 'ਤੇ ਵਗਣ ਵਾਲੀਆਂ ਪੌਣਾਂ ਦੀ 
ਦਿਸ਼ਾ ਦਾ ਅਧਿਐਨ ਕੀਤਾ ਜਾਂਦਾ ਹੈ। 

ਉੱਤਰੀ ਗੋਲਾ ਅਰਧ ਦੇ ਤਾਪਮਾਨ ਨੂੰ ਨਿਯਮਿਤ ਰੂਪ ਵਿਚ 
ਨੋਟ ਕੀਤਾ ਜਾਂਦਾ ਹੈ । ਦੂਸਰੇ ਪਾਸੇ ਇਸ ਸਮੇਂ ਦੌਰਾਨ ਉੱਤਰੀ 
ਭਾਰਤ ਦਾ ਘੱਟੋ-ਘੱਟ ਤਾਪਮਾਨ, ਭਾਰਤ ਦੇ ਪੂਰਬੀ ਸਮੁਦਰੀ 
ਤੱਟ ਦਾ ਘੱਟੋ-ਘੱਟ ਤਾਪਮਾਨ, ਮੱਧ ਭਾਰਤ ਦਾ ਘੱਟੋ-ਘੱਟ 
ਤਾਪਮਾਨ ਵੀ ਰਿਕਾਰਡ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ 
ਇਨ੍ਹਾਂ ਖੇਤਰਾਂ ਵਿਚ ਵਗਣ ਵਾਲੀ ਹਵਾ ਦੀ ਦਿਸ਼ਾ, ਹਵਾ ਦਾ 
ਦਬਾਓ ਤੇ ਵਾਯੂਮੰਡਲੀ ੮ 

ਨਮੀ ਵਰਗੇ ਕਾਰਕਾਂ, ਬਸਤ ਇਤ] . 

ਰੱਤ ਦੌਰਾਨ ਦੱਖਣੀ ਭਾਰਤ ? 
ਦੀਆਂ ਇਨ੍ਹਾਂ ਸਾਰੀਆਂ 
ਮੌਸਮੀ ਹਾਲਤਾਂ ਦਾ 
ਅਧਿਐਨ ਅਤੇ ਜਨਵਰੀ ਤੋੱ 
ਮਈ ਮਹੀਨੇ ਤੱਕ ਹਿੰਦ _ 
ਮਹਾਂਸਾਗਰ ਤੇ ਵਾਯੂਮਡਲੀ ” 
ਰਿ 
ਦੇਸ਼ ਦੇ ਪਰਬਤੀ ਖੇਤਰਾਂ ਤੇ ਯੂਰੇਸ਼ੀਅਨ ਖੇਤਰ ਵਿਚ ਹੋਣ 
ਵਾਲੀ ਬਰਫ਼ਬਾਰੀ ਦਾ ਅਧਿਐਨ ਵੀ ਕੀਤਾ ਜਾਂਦਾ ਹੈ। ਇਨ੍ਹਾਂ 
ਤੱਥਾਂ ਦੀ ਪੜਤਾਲ ਲਈ ਸਾਰੇ ਦੇਸ਼ ਨੂੰ ਚਾਰ ਭਾਗਾਂ ਵਿਚ 
ਵੰਡਿਆ ਜਾਂਦਾ ਹੈ ਤੇ ਹਰ ਭਾਗ ਦੀਆਂ ਧਰਾਤਲੀ ਤੇ ਮੌਸਮੀ 
ਹਾਲਤਾਂ 'ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ। ਇਸ ਦੌਰਾਨ 
ਸਮੇਂ-ਸਮੇਂ 'ਤੇ ਹੋਣ ਵਾਲੀਆਂ ਤਬਦੀਲੀਆਂ ਦੇ ਅਕੜਿਆਂ ਨੂੰ 
ਨੋਟ ਕੀਤਾ ਜਾਂਦਾ ਹੈ। ਇਹ ਸਾਰੇ ਐਕੜੇ ਉਪਗੁਹਿਆਂ ਅਤੇ 
ਹੋਰਨਾਂ ਭੂਗੋਲਿਕ ਉਪਕਰਨਾਂ ਦੀ ਸਹਾਇਤਾ ਨਾਲ ਪ੍ਰਾਪਤ 
ਕੀਤੇ ਜਾਂਦੇ ਹਨ। ਪ੍ਰਾਪਤ ਔਕੜਿਆਂ ਦਾ ਸੁਖਮਤਾ ਨਾਲ 
ਹਾਲਤਾਂ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ। 

ਅੰਕੜਿਆਂ ਦਾ ਸ਼ੁੱਧ ਹੋਣਾ ਜਰੂਰੀ : ਮੌਸਮ ਦੇ ਪੂਰਵ ਅਨੁਮਾਨ 
ਸਬੰਧੀ ਅਕੜਿਆਂ ਨੂੰ ਇੱਕਤਰ ਕਰਨ ਸਮੇਂ, ਐਕੜਿਆਂ ਦੀ 
ਗਣਨਾ ਕਰਨ ਸਮੇਂ ਵਰਤੀ ਗਈ ਮਾਮੂਲੀ ਅਣਗਹਿਲੀ ਅਤੇ 


ਤਰਕਸ਼ੀਲ 


ਕਿਸੇ ਕੁਦਰਤੀ ਕਾਰਨ ਕਰਕੇ ਮੌਸਮੀ ਤਕਾਜ਼ਿਆਂ ਦੀ ਤਬਦੀਲੀ 
ਦਾ ਅਸਰ ਮੌਨਸੂਨ ਦੀ 
ਭਵਿੱਖਬਾਣੀ 'ਤੇ ਸਪਸ਼ਟ ਰੂਪ 
ਵਿਚ ਪੈਂਦਾ ਹੈ। ਸਾਲ 2004 
ਵਿਚ ਜੂਨ ਦੇ ਆਖਰੀ ਦਿਨਾਂ 
ਵਿਚ ਹਿੰਦ ਮਹਾਂਸਾਗਰ ਦੇ 
ਮੱਧਵਰਤੀ ਖੇਤਰ ਵਿਚ 
ਤਾਪਮਾਨ ਦਾ ਇੱਕ ਦਮ ਵਧ ਜਾਣਾ ਉਸ ਸਾਲ ਦੀ ਮੌਨਸੂਨ 
ਦੀ ਭਵਿੱਖਬਾਣੀ ਗਲਤ ਸਾਬਤ ਹੋਣ ਦਾ ਕਾਰਨ ਬਣਿਆ 
ਸੀ। ਅਜਿਹੀ ਹਾਲਤ ਕਦੇ ਵੀ ਪੈਦਾ ਹੋ ਸਕਦੀ ਹੈ। 
ਭਵਿੱਖਬਾਣੀ ਤੇ ਐਲਨੀਨੋ ਦਾ ਪ੍ਰਭਾਵ : ਕਿਸੇ ਸਾਲ ਦੌਰਾਨ 
ਮੌਨਸੂਨ ਕਿੰਨੀ ਕੁ ਭਰਵੀਂ ਰਹੇਗੀ, ਸਧਾਰਨ ਰਹੇਗੀ ਜਾਂ ਸਧਾਰਨ 
ਤੋਂ ਵੀ ਘੱਟ ਰਹੇਗੀ ਇਹ ਗੱਲ ਸਮੁਦਰੀ ਪ੍ਰਕਿਰਿਆ 'ਐਲਨੀਨੋ” 
ਤੇ ਵੀ ਨਿਰਭਰ ਕਰਦੀ ਹੈ । ਐਲਨੀਨੋ ਇੱਕ ਅਜਿਹੀ ਸਮੁੰਦਰੀ 
ਘਟਨਾ ਹੈ ਜਿਹੜੀ ਮੌਨਸੂਨ ਦਾ 
ਰਖ ਤਹਿ ਕਰਨ ਵਿਚ ਆਪਣਾ 
ਅਹਿਮ ਰੋਲ ਨਿਭਾਉਂਦੀ ਹੈ। 
ਸਮੁੰਦਰੀ ਤਾਪਮਾਨ ਅਤੇ 
ਵਾਯੂਮੰਡਲੀ ਹਾਲਤਾਂ ਵਿਚ ੧ 
ਤਬਦੀਲੀ ਲਿਆਉਣ ਵਾਲੀ 
ਸਮੁੰਦਰੀ ਘਟਨਾ/ਪ੍ਰਕਿਰਿਆ ਨੂੰ 
“ਅਲ-ਨੀਨੋ” ਆਖਦੇ ਹਨ। ਇਸ ਲਈ ਮੰਨਸੂਨ ਦੀ 
ਭਵਿੱਖਬਾਣੀ ਕਰਨ ਲਈ ਉਕਤ ਸਾਰੇ ਤੱਥਾਂ ਦੇ ਅਧਿਐਨ ਦੇ 
ਨਾਲ ਨਾਲ ਐਲ-ਨੀਨੋ ਦੀਆਂ ਗਤੀਵਿਧੀਆਂ 'ਤੇ ਵੀ ਨਜ਼ਰ 
ਰੱਖਣੀ ਬੇਹੱਦ ਜਰੂਰੀ ਹੋ ਜਾਂਦੀ ਹੈ। ਮੌਸਮ ਵਿਗਿਆਨੀਆਂ 
ਵੱਲੋਂ ਮੌਨਸੂਨ ਦੀ ਭਵਿੱਖਬਾਣੀ ਆਮ ਤੌਰ 'ਤੇ ਮੱਧ ਅਪ੍ਰੈਲ ਤੋਂ 
ਮੱਧ ਮਈ ਦੇ ਸਮੇਂ ਦੌਰਾਨ ਕਰ ਦਿੱਤੀ ਜਾਂਦੀ ਹੈ। 
ਮੌਸਮੀ ਭਵਿੱਖਬਾਣੀ ਤੇ ਅੰਧਵਿਸ਼ਵਾਸ : ਕਈ ਵਾਰ ਕਈ ਅਖੌਤੀ 
ਸਾਧ ਸਿਆਣੇ ਲੋਕਾਂ ਵਿਚ ਡਰ ਪੈਦਾ ਕਰਨ ਤੇ ਆਪਣਾ 
ਉੱਲੂ ਸਿੱਧਾ ਰੱਖਣ ਖਾਤਰ ਮੌਸਮ ਦੀ ਡਰਾਵਣੀ ਭਵਿੱਖਬਾਣੀ 
ਕਰ ਛੱਡਦੇ ਹਨ ਅਤੇ ਪਹਿਲਾਂ ਤੋਂ ਹੀ ਆਰਥਿਕਤਾ ਦੀ ਮਾਰ 
ਝੱਲ ਲੋਕਾਂ ਨੂੰ ਵੱਧ ਤੋਂ ਵੱਧ ਦਾਨ ਪੁੰਨ ਕਰਨ ਦੇ ਨਾਂ 'ਤੇ 
ਅਕਸਰ ਹੀ ਲੁੱਟਦੇ ਹਨ । ਅਜਿਹੇ ਚਾਲਾਕ ਲੋਕਾਂ ਦੀਆਂ ਚਾਲਾਂ 
ਵਿਚ ਫਸਣ ਤੋ ਬਚਣਾ ਚਾਹੀਦਾ ਹੈ। ਅੱਜ ਤੱਕ ਅਨੇਕਾਂ 
ਹੋਈਆਂ ਹਨ । ਅਜਿਹੇ ਲੋਕਾਂ ਦੀ ਗ੍੍‌ਫਿਤ ਵਿਚ ਆਉਣ ਦੀ 
ਬਜਾਏ ਵਿਗਿਆਨ ਅਤੇ ਤਰਕ 'ਤੇ ਪਹਿਰਾ ਦੇਣਾ ਜਰੂਰੀ ਹੈ। 
98762-24461 


ਰਿ 


੨੨੯-੦੬=<<== “ 


ਲੁਲਾਈਂ - ਅਗਸਤ 2022 29 


ਸ਼ਖਸ਼ੀਆਤ-ਉਸ਼ਾਗਾੀ 


ਜੀਨ ਦੇ ਯੋਗਦਾਨ ਸਬਧੀ ਭਰਮ 


ਜੀਵ-ਵਿਗਿਆਨ ਦੇ ਖੇਤਰ 'ਚ 19ਵੀਂ-20ਵੀਂ ਸਦੀ 
ਦਾ ਆਪਣਾ ਇੱਕ ਖਾਸ ਮਹੱਤਵ ਹੈ ਕਿਉਂਕਿ 1848 `ਚ 
ਡਾਰਵਿਨ ਦੀ ਕਿਤਾਬ “ਜੀਵ ਦੀ ਉਤਪਤੀ” ਛਪਦੀ ਹੈ ਜੋ 
ਸਦੀਆਂ ਤੋ ਚੱਲੇ ਆ ਰਹੇ ਰੱਬੀ ਤਾਕਤਾਂ ਦੁਆਰਾ ਜੀਵਨ 
ਸਿਰਜਣਾ ਦੇ ਸਿਧਾਂਤਾਂ ਨੂੰ ਮਿੱਟੀ 'ਚ ਰੋਲ ਦਿੰਦੀ ਹੈ। ਇਸਤੋਂ 
ਬਾਅਦ ਅਲੈਗਜਾਂਦਰ ਓਪਰਨ ਅਤੇ ਜ.ਬ.ਸ. ਹੈਲਡੇਨ ਵਰਗੇ 
ਨਵ-ਡਾਰਵਿਨਵਾਦੀ ਵਿਗਾਸ ਦੀ ਪ੍ਰਕਿਰਿਆ ਨੂੰ ਰਸਾਇਣਕ 
ਖੇਤਰ 'ਚ ਵੀ ਸਾਬਿਤ ਕਰਦੇ ਹਨ। ਜਦੋਂ ਜੈਨੇਟਿਕਸ ਵਿਸ਼ਾ 
ਉੱਭਰਦਾ ਹੈ ਤਾਂ 19ਵੀਂ ਸਦੀ ਦੇ ਭੁਲਾਏ ਗਏ ਮਹਾਨ 
ਵਿਗਿਆਨੀ ਜੋਰਜ ਮੈਂਡਲ ਦੇ ਖੋਜ ਕਾਰਜ ਨੂੰ ਫਿਰ ਤੋਂ ਘੇਖਿਆ 
ਜਾਂਦਾ ਹੈ ਅਤੇ ਸਾਰੀ ਉਮਰ ਮਟਰਾਂ 'ਤੇ ਪ੍ਯੋਗ ਕਰਨ ਵਾਲੇ 
ਇਸ ਵਿਗਿਆਨੀ ਨੂੰ ਜੈਨੇਟਿਕਸ ਦੇ ਖੇਤਰ 'ਚ ਪਿਤਾਮਾ ਦਾ 
ਦਰਜਾ ਦਿੱਤਾ ਜਾਂਦਾ।ਮੈਂਡਲ ਨੇ ਮਟਰਾਂ ਦੀਆਂ ਕਈ ਪੀੜ੍ਹੀਆਂ 
`ਤੇ ਕੈਮ ਕਰਦਿਆਂ ਅਨੁਵੈਸ਼ਿਕੀ ਦੇ ਸਿਧਾਂਤ ਪੇਸ਼ ਕੀਤੇ ਅਤੇ 
ਖੋਜ ਕੀਤੀ ਕਿ ਮਾਪਿਆਂ ਤੋਂ ਬੱਚਿਆਂ ਤੱਕ ਖਾਸ ਗੁਣ ਕਿਵੇਂ 
ਜਾਂਦੇ ਹਨ ਅਤੇ ਇਹਨਾਂ ਦੇ ਸਮਕਾਲੀ ਕੁਦਰਤੀ ਵਿਗਿਆਨੀ 
ਚਾਰਲਸ ਡਾਰਵਿਨ ਨੇ ਕੁਦਰਤੀ ਚੋਣ ਦਾ ਸਿਧਾਂਤ ਦਿੱਤਾ 
ਜਿਸਨੇ ਧਰਤੀ ਦੇ ਪੁਰਾ-ਇਤਿਹਾਸ ਦੀ ਕਰੋੜਾਂ ਸਾਲ ਦੀ 
ਵਿਆਖਿਆ ਨੂੰ ਸਰਲ ਕਰ ਦਿੱਤਾ। ਨਵ-ਡਾਰਵਿਨਵਾਦੀਆਂ 
ਨੇ ਮੈਂਡਲ ਦੇ ਜੱਦ (ਵੈਸ਼-ਪਰੈਪਰਾ) ਦੇ ਸਿਧਾਂਤਾਂ ਦਾ ਮੇਲ 
ਡਾਰਵਿਨ ਦੇ ਕੁਦਰਤੀ ਚੋਣ ਦੇ ਸਿਧਾਂਤਾਂ ਨਾਲ ਕਰਵਾਇਆ 
ਤਾਂ ਅਖੀਰ ਇਹ ਕੜੀ ਹੱਲ ਹੋ ਗਈ ਕਿ ਕਿਵੇਂ ਜੀਵ ਵਿਕਾਸ 
ਵਿੱਚ “ਜੱਦ ਅਤੇ ਵਾਤਾਵਰਣ” ਮਿਲ ਕੇ ਆਪਣਾ ਯੋਗਦਾਨ 
ਪਾਉਂਦੇ ਹਨ। 

1944 'ਚ ਸੂਖਮ-ਜੀਵ ਵਿਗਿਆਨੀ ਓਸਵਾਲਡ 
ਅਇਵਰੀ ਡੀ.ਐਨ.ਏ. ਦੀ ਖੋਜ ਕਰਦਾ ਹੈ ਤੇ ਇਸ ਗੱਲ ਦੀ 
ਨਿਸ਼ਾਨਦੇਹੀ ਕਰਦਾ ਹੈ ਕਿ ਉਹ ਡੀ.ਐਨ.ਏ. ਹੀ ਹੈ ਜੋ ਜੱਦ 
(ਇੱਕ ਪੀੜੀ ਤੋਂ ਅਗਲੀ ਪੀੜੀ ਤੱਕ ਜਾਣ ਵਾਲੇ ਗੁਣਾਂ) 
ਰਾਹੀਂ ਮਾਪਿਆਂ ਤੋਂ ਬੱਚਿਆਂ ਤੱਕ ਜਾਂਦਾ। ਸੋ ਕੁੱਲ ਮਿਲਾਕੇ 
ਇਹ ਡੀ.ਐਨ.ਏ. ਹੀ ਸੀ ਜਿਸਦਾ ਮੈਂਡਲ ਮਟਰਾਂ `ਚ ਨਿਰੀਖਣ 
ਕਰਦਾ ਰਿਹਾ, ਡਾਰਵਿਨ ਵਾਤਾਵਰਣ ਦੁਆਰਾ ਚੁਣੇ ਜਾਂਦੇ 
ਜੀਵ 'ਚ ਆਉਂਦੇ ਬਦਲਾਵਾਂ 'ਚ ਅਧਿਐਨ ਕਰਦਾ ਰਿਹਾ। 
ਅਖੀਰ ਵਾਟਸਨ ਅਤੇ ਕਰਿਕ ਨੇ ਇਸ ਡੀ.ਐਨ.ਏ. ਦੇ ਮਾਡਲ 


ਤਰਕਸ਼ੀਲ 


੧ 


ਨੂੰ ਤਿਆਰ ਕਰ ਦਿੱਤਾ ਜਿਸ ਨਾਲ ਡਾਰਵਿਨ-ਮੈਂਡਲ ਦੀਆਂ 
ਖੋਜਾਂ ਦਾ ਹਰ ਅੱਖਰ-ਅੱਖਰ ਸਹੀ ਸਾਬਿਤ ਹੋਇਆ। 

ਡੀ.ਐਨ.ਏ.ਹਰੇਕ ਸੈੱਲ ਦੇ ਕੇਂਦਰਕ ਵਿੱਚ ਹੁੰਦਾ ਹੈ, 
ਜੋ ਕਿ ਆਪਸ ਵਿੱਚ ਲਿਪਟੇ ਹੋਏ ਦੋ ਧਾਗਿਆਂ ਜਿਹਾ ਦਿਸਦਾ 
ਹੈ। ਜਿਆਦਾਤਰ ਡੀ.ਐਨ.ਏ. ਦਾ ਭਾਗ ਕੋਈ ਕੰਮ ਨਹੀਂ 
ਕਰਦਾ ਪਰ ਕੁੱਝ ਖਾਸ ਹਿੱਸੇ `ਚ ਜਾਣਕਾਰੀਆਂ ਹੁੰਦੀਆਂ ਹਨ 
ਜਿਹਨਾਂ ਦਾ ਮੁੱਖ ਕੈਮ ਸੈੱਲ ਦੀ ਬਣਤਰ ਬਣਾਏ ਰੱਖਣਾ ਅਤੇ 
ਸੈੱਲ ਦੀ ਕਾਰਜਪ੍ਣਾਲੀ ਨੂੰ ਨਿਯਮਤ ਕਰਨਾ ਹੁੰਦਾ ਹੈ। ਇਹ 
ਖਾਸ ਧਾਗੇ ਹੀ ਤੈਅ ਕਰਦੇ ਹਨ ਕਿ ਐਬ ਦੇ ਬੀਜ 'ਚੋਂ ਐਬ ਹੀ 
ਉੱਗੇਗਾ ਤੇ ਸੇਬ 'ਚੋਂ ਸੇਬ, ਮਤਲਬ ਪ੍ਰ ਜਾਤੀਆਂ ਲਈ 
ਡੀ.ਐਨ.ਏ. ਉਹ ਪਛਾਣ-ਪੱਤਰ ਹੈ ਜਿਸਦੇ ਅਧਾਰ 'ਤੇ 
ਡੀ.ਐਨ.ਏ. ਟੈਸਟ ਕਰਕੇ ਜੀਵ ਬਾਰੇ ਬਹੁਤ ਜਾਣਕਾਰੀਆਂ 
ਹਾਸਿਲ ਕੀਤੀਆਂ ਜਾ ਸਕਦੀਆਂ ਹਨ । ਡੀ.ਐਨ.ਏ. ਦਾ ਇਹ 
ਖਾਸ ਧਾਗਾ ਹੀ ਉਹ ਕਾਰਕ ਹੈ ਜੋ ਕਿ ਚਰਚਾ ਦਾ ਵਿਸ਼ਾ ਹੈ 
ਮਤਲਬ “ਜੀਨ”। ਇੱਕ ਸੈੱਲੇ ਜੀਵਾਂ ਤੋਂ ਲੈ ਕੇ ਮਨੁੱਖ ਤੱਕ ਹਰ 
ਜੀਵ ਕੋਲ ਆਪਣੇ ਵਿਕੋਲਿੱਤਰੇ ਜੀਨ ਹੁੰਦੇ ਹਨ, ਕੁੱਝ ਜੀਨ 
ਹਰ ਜੀਵ `ਚ ਸਾਂਝੇ ਹੁੰਦੇ ਹਨ। 

ਚਲੋਂ ਹੁਣ ਵਿਸ਼ੇ ਵੱਲ ਪਰਤਦੇ ਹਾਂ, ਸੈਨ 1900 `ਚ 
ਹੋਂਦ `ਚ ਆਇਆ ਨਵਾਂ ਵਿਸ਼ਾ ਜੈਨੇਟਿਕਸ (ਜੀਨ ਸਬੰਧੀ 
ਪੜ੍ਹਾਈ) ਜਿਸਨੇ ਪਿਛਲੇ ਸਮਿਆਂ ਤੋਂ ਚੱਲੀਆਂ ਆ ਰਹੀਆਂ 
ਗੁੰਝਲਦਾਰ ਤੰਦਾਂ ਨੂੰ ਖੋਲ੍ਹਿਆ। ਪਰ ਵਿਗਿਆਨੀ ਦੀ ਕਿਸੇ 
ਵੀ ਖੋਜ ਦਾ ਅਧਾਰ/ਪੁਭਾਵ ਸਿਰਫ਼ ਪ੍ਰਯੋਗਸ਼ਾਲਾ ਦੀ ਚਾਰ- 
ਦਿਵਾਰੀ ਤੱਕ ਨਹੀਂ ਹੁੰਦਾ, ਸਗੋਂ ਇਹ ਸਮਾਜ ਦੇ ਹਰ ਤਬਕੇ 
ਨੂੰ ਸਿੱਧੇ/ਅਸਿੱਧੇ ਪ੍ਭਾਵਿਤ ਕਰਦਾ ਹੈ। ਸਮਾਜਿਕ ਢਾਂਚਾ ਵੀ 
ਖੋਜਾਂ ਦਾ ਲਾਹਾ ਲੈਣ ਲਈ ਤਿਆਰ ਰਹਿੰਦਾ ਹੈ। ਜੇਕਰ 
ਸਮਾਜਿਕ ਢਾਂਚਾ ਮਨੁੱਖਤਾ ਕੇਂਦਰਤ ਹੋਵੇਗਾ ਤਾਂ ਖੋਜਾਂ ਨੂੰ 
ਮਨੁੱਖਤਾ ਦੇ ਭਲੇ ਲਈ ਵਰਤਿਆ ਜਾਵੇਗਾ। ਜਿਸ ਦੌਰ 'ਚ 
ਜੈਨੇਟਿਕਸ ਦਾ ਜਨਮ ਹੋਇਆ ਉਹ ਦੌਰ ਮੌਜੂਦਾ ਸਰਮਾਏਦਾਰਾ 
ਢਾਂਚੇ ਲਈ ਆਰਥਿਕ ਮੋਦੀ ਦਾ ਦੌਰ ਸੀ। ਇਸ ਮੈਦਹਾਲੀ ਦੇ 
ਚਿੱਕੜ 'ਚ ਇਹ ਪ੍ਬੈਧ ਗਰੀਬੀ, ਭੁੱਖਮਰੀ ਨੂੰ ਖਤਮ ਕਰਨ 'ਚ 
ਅਸਮਰੱਥ ਸੀ। ਸੋ ਇਸ 'ਚੋਂ ਕੁੱਝ ਇਹੋ ਜਿਹੇ ਸਿਧਾਂਤ ਘੜੇ ਗਏ 
ਜਿਹਨਾਂ ਨੂੰ ਜੈਨੇਟਿਕਸ ਦੇ ਲਿਬਾਦੇ 'ਚ ਲੋਕਾਂ ਨੂੰ ਪਿਲਾਇਆ 
ਗਿਆ ਤੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ 


ਲੁਲਾਈਂ - ਅਗਸਤ 2022 30 


ਗਰੀਬੀ ਅਤੇ ਅਮੀਰੀ ਦੇ ਵੀ ਜੀਨ ਹਨ, ਗਰੀਬਾਂ ਦੇ ਜੀਨ 
ਚੰਗੇ ਨਹੀਂ ਹਨ ਇਹਨਾਂ ਦੀ ਨਸਬੈਦੀ ਕਰ ਦੇਣੀ ਚਾਹੀਦੀ ਹੈ 
ਤਾਂ ਕਿ ਇਹ ਜੀਨ ਅਗਲੇਰੀਆਂ ਨਸਲਾਂ ਤੱਕ ਨਾ ਜਾਣ। 
ਨਤੀਜੇ ਵਜੋਂ ਮੁੱਖ ਰੂਪ 'ਚ ਦੋ ਮੱਤ ਪੈਦਾ ਹੋਏ ਜਿਨ੍ਹਾਂ ਨੇ 
ਜਿਆਦਾ ਪੁਭਾਵਿਤ ਕੀਤਾ, ਪਹਿਲਾ ਹੈ ਘਟਾਉਵਾਦ 
(ਰਿਡਕਸਨਿਜਮ) ਜਿਸ ਅਨੁਸਾਰ ਕਿਸੇ ਵੀ ਚੀਜ਼ ਨੂੰ ਜਾਨਣ 
ਲਈ ਚੀਜਾਂ ਨੂੰ ਅਤਿ ਤੋੜ ਕੇ ਵੇਖੋ ਜਿਵੇਂ ਕਿ ਜੇਕਰ ਮਨੁੱਖ ਦਾ 
ਵਿਹਾਰ ਜਾਨਣਾ ਹੈ ਤਾਂ ਖਾਸ ਪ੍ਰੇਟੀਨ ਲੱਭੋਂ । ਫਿਰ ਉਸ ਪ੍ਰੋਟੀਨ 
`ਚ ਮੌਜੂਦ ਹਾਈਡੋਜਨ, ਕਾਰਬਨ ਆਦਿ ਦੀ ਪੜਤਾਲ ਕਰੋ , 
ਫਿਰ ਇਲੈਕਟ੍ਰੋਨ, ਪ੍ਰੋਟੋਨ ਆਦਿ ਜਿੰਨੀ ਡੂੰਘਾਈ ਤੱਕ ਪੜਤਾਲ 
ਕਰੋਗੇ ਉਨਾਂ ਬਿਹਤਰ ਜਾਣੌਗੇ। ਇਹ ਭਟਕਾਅ ਇਸ ਤਰ੍ਹਾਂ ਹੈ 
ਜਿਵੇਂ ਮੈਨ ਲਓ ਘਰ ਦੀ ਕੰਧ ਕਮਜ਼ੋਰ ਹੋਣ ਕਰਕੇ, ਥਮਲਾ 
ਸਹੀ ਨਾ ਹੋਣ ਕਰਕੇ ਜਾਂ ਕਿਸੇ ਹੋਰ ਕਾਰਕ ਕਰਕੇ ਘਰ ਡਿੱਗ 
ਜਾਂਦਾ ਹੈ, ਜੇਕਰ ਤੁਸੀਂ ਕਾਰਨ ਜਾਨਣਾ ਹੈ ਤਾਂ ਘਰ ਦੀਆਂ 
ਇੱਟਾਂ ਦੀ ਪੜਤਾਲ ਕਰੋ, ਇੱਟਾਂ 'ਚ ਵਰਤੀ ਮਿੱਟੀ ਦੇ ਕਣਾਂ 
ਦੀ ਪੜਤਾਲ ਕਰੋਂ, ਮਿੱਟੀ `ਚ ਮੌਜੂਦ ਪ੍ਮਾਣੂਆਂ, ਅਣੂਆਂ ਦੀ 
ਪੜਤਾਲ ਕਰੋ ਕਿਉਂਕਿ ਜਿੰਨੀ ਗਹਿਰੀ ਪੜਤਾਲ ਹੋਵੇਗੀ 
ਉਨਾਂ ਹੀ ਬਿਹਤਰ ਜਾਣ ਸਕੋਗੇ। 

ਦੂਜਾ ਮੱਤ ਸੀ “ਜੈਵਿਕ ਨਿਰਧਾਰਨਵਾਦ” ਜੋ ਕਿ 
ਘਟਾਉਵਾਦ ਦੇ ਕਰੀਬ ਹੀ ਹੈ ਇਸ ਅਨੁਸਾਰ ਮਨੁੱਖ ਦੇ ਸਾਰੇ 
ਕੰਮ ਮਨੁੱਖ ਦੀ ਇੱਛਾ ਤੋਂ ਅਜ਼ਾਦ ਹਨ, ਮਨੁੱਖਾਂ ਦਾ ਜਾਂ ਹਰ 
ਜੀਵ ਦਾ ਵਿਹਾਰ ਜੀਨ ਹੀ ਤੈਅ ਕਰਦੇ ਹਨ । ਜਿਵੇਂ ਮੈਂ ਕਹਾਂ 
ਕਿ ਜੋ ਮੈਂ ਹੁਣ ਲਿਖ ਰਿਹਾ ਹਾਂ ਇਹ ਮੇਰੀ ਇੱਛਾ ਨਹੀਂ ਹੈ ਇਹ 
ਕੌਮ ਮੇਰੇ ਜੀਨ ਕਰਵਾ ਰਹੇ ਹਨ, ਤੁਸੀਂ ਜੋ ਇਸ ਲੇਖ ਨੂੰ ਪੜ੍ਹ 
ਰਹੋ ਹੋ ਇਹ ਤੁਹਾਡੀ ਨਹੀਂ ਤੁਹਾਡੇ ਸੈੱਲਾਂ ਐਦਰ ਪਏ ਜੀਨ ਦੀ 
ਇੱਛਾ ਹੈ। ਵੱਧ ਤੋਂ ਵੱਧ ਇਹ ਇਸ ਗੱਲ ਵੱਲ ਵਧਦਾ ਹੈ ਕਿ 
ਸਮਾਜ ਜਿਵੇਂ ਵੀ ਚੱਲ ਰਿਹਾ ਹੈ ਇਹ ਸਾਰੇ ਮਨੁੱਖ ਦੇ ਜੀਨਾਂ 
ਦਾ ਕੁੱਲ ਜੋੜ ਹੈ। 

ਇਹਨਾਂ ਦੋਨੋ ਮੱਤਾਂ ਦਾ ਫਾਇਦਾ ਹਕੂਮਤ ਕਰ ਰਹੀ 
ਜਮਾਤ ਨੂੰ ਹੁੰਦਾ ਰਿਹਾ ਹੈ ਕਿਉਂਕਿ ਹਰ ਚੀਜ਼ ਨੂੰ ਨਿਰਧਾਰਤ 
ਜੀਨ ਕਰਦੇ ਹਨ, ਅਮੀਰ ਪਰਿਵਾਰ ਆਪਣੇ ਜੀਨ ਕਰਕੇ 
ਅਮੀਰ ਹਨ, ਗਰੀਬ ਲੋਕ ਆਪਣੀ ਗਰੀਬੀ ਦੇ ਜੀਨਾਂ ਕਰਕੇ 
ਗਰੀਬ ਹਨ। ਮਤਲਬ ਸਮਾਜਿਕ ਗੈਰਬਰਾਬਰੀ ਕੁਦਰਤੀ ਹੈ, 
ਇਸਦੇ ਖਿਲਾਫ਼ ਹੋਣ ਦਾ ਮਤਲਬ ਕੁਦਰਤ ਦੇ ਇੱਕ ਪ੍ਰਬੋਧ 
ਖਿਲਾਫ਼ ਬੋਲਣਾ ਹੈ।ਇਹ ਗੈਰ ਵਿਗਿਆਨਕ ਵਿਚਾਰ ਰਿਚਰਡ 
ਡਾਅਕਿੰਸ ਦੁਆਰਾ ਪੇਸ਼ ਕੀਤਾ ਗਿਆ। ਇਸ ਤਰ੍ਹਾਂ ਇਸ 
ਜੈਨੇਟਿਕ ਨਿਰਧਾਰਨਵਾਦ ਨੇ ਹਰ ਸਮਾਜਿਕ ਸਮੱਸਿਆ ਨੂੰ 
ਜੀਨ ਤੱਕ ਘਟਾਉਣ ਦਾ ਕੰਮ ਕੀਤਾ। ਫਰਵਰੀ 1995 ਨੂੰ 


ਤਰਕਸ਼ੀਲ 


ਲੰਡਨ ਵਿੱਚ ਇੱਕ ਸੈਮੀਨਾਰ ਹੋਇਆ ਜਿਸਦਾ ਵਿਸ਼ਾ 
“ਅਪਰਾਧੀ ਅਤੇ ਸਮਾਜਿਕ ਪ੍ੁਬੰਧ-ਵਿਰੋਧੀ ਵਿਹਾਰ ਦਾ 
ਜੈਨੇਟਿਕਸ” ਸੀ ਜਿਸ ਵਿੱਚ 13 ਵਿੱਚੋਂ 10 ਬੁਲਾਰੇ ਅਮਰੀਕੀ 
ਸਨ। ਇਸੇ ਤਰ੍ਹਾਂ ਦੀ ਇੱਕ ਹੋਰ ਕਾਨਫਰੈਸ 1992 'ਚ 
ਅਮਰੀਕਾ ਜੈਨੇਟਿਕ 'ਚ ਲੋਕਾਂ ਦੇ ਵਿਰੋਧ ਕਾਰਨ ਰੱਦ ਕਰਨੀ 
ਪਈ। ਇਸਦੇ ਚੇਅਰਪਰਸਨ ਮਾਈਕਲ ਰਟਰ (ਲੰਡਨ 
ਇੰਸਟੀਚਿਊਟ ਆਫ਼ ਸਾਈਕੈਟਰੀ) ਨੇ ਕਿਹਾ ਕਿ ਇਹੋ ਜਿਹਾ 
ਕੋਈ ਜੀਨ ਨਹੀਂ ਹੈ ਜੋ ਅਪਰਾਧ ਕਰਵਾਉਣ ਲਈ ਕੌਮ ਕਰਦਾ 
ਹੋਵੇ। ਪਰ ਇੱਕ ਹੋਰ ਮੈਂਬਰ ਡਾ. ਗਰੈਗਰੀ ਕੈਰੇ (ਕੋਲੋਰਾਡੋ 
ਵਿਸ਼ਵਵਿਦਿਆਲਾ) ਨੇ ਕਿਹਾ ਕਿ 40-50% ਅਪਰਾਧਿਕ 
ਮਾਮਲਿਆਂ ਚ ਜੀਨ ਜ਼ਿੰਮੇਵਾਰ ਹੁੰਦੇ ਹਨ। ਕੈਰੇ ਨੇ ਆਪਣੇ 
ਸਿਆਣਪ ਦੇ 'ਝੋਲੇ” 'ਚੋਂ ਸੁਝਾਅ ਵੀ ਦਿੱਤੇ ਕਿ ਜਿਵੇਂ ਲੋਕਾਂ 
`ਚ ਵਧ ਰਹੇ ਗੁੱਸੇ ਨੂੰ ਦਵਾਈਆਂ ਰਾਹੀਂ ਕਾਬੂ ਕੀਤਾ ਜਾਣਾ 
ਚਾਹੀਦਾ ਹੈ, ਗਰਭਧਾਰਨ ਦੌਰਾਨ ਬੱਚੇ ਦੇ ਜੀਨ ਟੈਸਟ ਕੀਤੇ 
ਜਾਣੇ ਚਾਹੀਦੇ ਹਨ ਤੇ ਜੇਕਰ ਇਹ ਜੀਨ ਦੇਸ਼-ਵਿਰੋਧੀ ਜਾਂ 
ਸਮਾਜ ਵਿਰੋਧੀ ਹੋਣ ਤਾਂ ਗਰਭਪਾਤ ਕਰਵਾ ਦਿੱਤਾ ਜਾਣਾ 
ਚਾਹੀਦਾ ਹੈ। 

ਸਰਮਾਏਦਾਰ ਜਮਾਤ ਨੇ ਇਸ ਤਰ੍ਹਾਂ ਦੇ ਮੱਤਾਂ ਦਾ 
ਬਹੁਤ ਫਾਇਦਾ ਲਿਆ। ਸਰਮਾਏਦਾਰ ਇੱਕ ਦੂਜੇ ਨਾਲ 
ਮੁਕਾਬਲਾ ਕਰਦੇ ਹਨ, ਇੱਕ ਦੂਜੇ ਨੂੰ ਪਛਾੜਨ ਲਈ ਠੱਗੀ, 
ਚੋਰੀ, ਝੂਠ, ਧੋਖਾਧੜੀ ਆਦਿ ਨੂੰ ਜਾਇਜ਼ ਠਹਿਰਾਉਂਦੇ ਹਨ। 
ਇਹੀ ਸਰਮਾਏਦਾਰ ਜਮਾਤ ਜੋ ਖੁੱਲ੍ਹੇ ਮੁਕਾਬਲੇ ਦਾ ਨਾਹਰਾ 
ਦਿੰਦੀ ਹੈ ਉਹ ਜਿਉਂਦੇ ਰਹਿਣ ਲਈ ਸੈਘਰਸ਼, ਯੋਗਤਮ ਦਾ 
ਬਚਾਅ (ਡਾਰਵਿਨ) ਦੇ ਸਿਧਾਂਤ ਨੂੰ ਤੋੜ-ਮਰੋੜ ਕੇ ਆਪਣੇ 
ਪੱਖ `ਚ ਵਰਤਦੀ ਹੈ। ਪਰ ਆਮ ਕਿਰਤੀ ਲੋਕਾਂ ਦੇ ਸੈਘਰਸ਼ 
ਇਹਨਾਂ ਨੂੰ ਜੁਰਮ ਲੱਗਦੇ ਹਨ, ਸਮਾਜ-ਵਿਰੋਧੀ ਵਿਹਾਰ ਲੱਗਦੇ 
ਹਨ । ਫਿਰ ਇਹਨਾਂ ਕਾਰਨਾਂ ਪਿੱਛੇ ਇਹ ਜੀਨ ਲੱਭਣ ਬੈਠ 
ਜਾਂਦੇ ਹਨ। 
ਜੀਵ ਵਿਕਾਸ `ਚ ਜੀਨ ਅਤੇ ਵਾਤਾਵਰਣ ਦੀ ਭੂਮਿਕਾ 

ਜੀਵ ਵਿਕਾਸ `ਚ ਸਿਰਫ਼ ਜੀਨ ਹੀ ਨਹੀਂ ਸਗੋਂ ਸੈੱਲ 
ਦੀ ਪੂਰੀ ਕਾਰਜਪ੍ਰਣਾਲੀ ਅਤੇ ਵਾਤਾਵਰਣ ਰਲ-ਮਿਲ ਕੇ 
ਖਾਸ ਅਨੁਪਾਤ `ਚ ਯੋਗਦਾਨ ਪਾਉਂਦੇ ਹਨ। ਜੀਨ ਦਾ ਮੁੱਖ 
ਕੰਮ ਹੈ ਸੈੱਲਾਂ ਦੀ ਬਣਤਰ ਅਤੇ ਕਾਰਜਪੁਣਾਲੀ ਨੂੰ ਚਲਾਉਣਾ। 
ਵਾਤਾਵਰਣ ਉਹ ਕਾਰਕ ਹੈ ਜੋ ਕਿ ਲਗਾਤਾਰ ਬਦਲਣਸ਼ੀਲ 
ਰਹਿੰਦਾ ਹੈ। ਤਾਪਮਾਨ 'ਚ ਬਦਲਾਅ, ਰੁੱਤਾਂ-ਮੌਸਮਾਂ 'ਚ 
ਬਦਲਾਅ, ਹੰਮਸ ਜਾਂ ਸੋਕਾ ਆਦਿ ਵਾਤਾਵਰਣ ਦੇ 
ਮਹੱਤਵਪੂਰਨ ਕਾਰਕ ਹਨ ਜਿਹਨਾਂ ਅਨੁਸਾਰ ਜੀਵ ਲਗਾਤਾਰ 
ਜਿਉਂਦੇ ਰਹਿਣ ਲਈ ਜੱਦੋ ਜਹਿਦ ਕਰਦੇ ਹਨ। ਬਦਲ ਰਹੇ 


ਲੁਲਾਈਂ - ਅਗਸਤ 2022 31 


ਹਾਲਾਤਾਂ ਅਨੁਸਾਰ ਬਦਲਣ ਵਾਲੇ ਜੀਵ ਜਿਉਂਦੇ ਰਹਿੰਦੇ ਹਨ, 
ਜੋ ਨਹੀਂ ਬਦਲਦੇ ਕੁਦਰਤੀ ਹਾਲਾਤ ਉਹਨਾਂ ਦਾ ਸਫ਼ਾਇਆ 
ਕਰ ਦਿੰਦੇ ਹਨ। 

“ਸਾਰਾ ਕੁੱਝ ਜੀਨ ਦੀ ਇੱਛਾ ਅਨੁਸਾਰ ਹੁੰਦਾ ਹੈ” 
ਇਹ ਕਹਿਣਾ ਬਿਲਕੁਲ ਗਲਤ ਹੈ। “ਜੀਨ ਇੱਛਾ ਜਗਾਉਂਦੇ 
ਹਨ ਅਤੇ ਪੂਰੀਆਂ ਵੀ ਕਰਵਾਉਂਦੇ ਹਨ।” (ਮੇਰਾ ਲਿਖਿਆ 
ਜਾਣਾ ਤੇ ਤੁਹਾਡਾ ਪੜ੍ਹ ਰਹੇ ਹੋਣਾ)” ਇਹ ਬਿਆਨ ਕਿੰਨਾ ਕੁ 
ਦਮਦਾਰ ਹੈ ? ਕੀ ਵਾਤਾਵਰਣ ਦਾ ਪ੍ਰਭਾਵ ਕਬੂਲ ਕਰ ਸਕਣਾ 
ਵੀ ਜੀਨ ਉੱਪਰ ਨਿਰਭਰ ਕਰਦਾ ਹੈ ? ਇਸ ਪੈਕਤੀ ਨੂੰ ਪੜ੍ਹ ਕੇ 
ਤਾਂ ਲੱਗਦਾ ਕਿ ਸਜੀਵ ਵਸਤੂ ਸੈੱਲ ਨਹੀਂ ਸਗੋਂ ਜੀਨ ਹਨ। 
ਅਸਲ "ਚ ਤਾਂ ਹੁੰਦਾ ਹੀ ਇਹ ਹੈ ਕਿ ਜੀਨ 'ਚ ਜੋ ਬਦਲਾਅ 
ਆਉਂਦੇ ਹਨ ਉਹ ਕਿਸੇ ਦੀ ਇੱਛਾ ਅਨੁਸਾਰ ਨਹੀਂ ਸਗੋਂ ਦੋ 
ਪਦਾਰਥਾਂ ਦੀ ਆਪਸੀ ਕਿਰਿਆ ਕਰਕੇ ਆਉਂਦੇ ਹਨ, ਪਹਿਲਾ 
ਪਦਾਰਥ ਹੈ ਡੀ.ਐਨ.ਏ. ਜਿਸ ਤੋਂ ਜੀਨ ਬਣਿਆ ਹੁੰਦਾ ਹੈ, 
ਦੂਜਾ ਵਾਤਾਵਰਣ ਦੇ ਪਦਾਰਥਕ ਕਾਰਕ ਜਿਵੇਂ ਕਿ ਕੁੱਝ 
ਰਸਾਇਣਕ ਕਾਰਕ (ਮਿਸਾਲ ਵਜੋਂ ਤੋਬਾਕੂ ਜੋ ਕਿ ਸੈੱਲ ਦੀ 
ਕਾਰਜਪ੍ੁਣਾਲੀ ਤਬਦੀਲ ਕਰ ਦਿੰਦਾ ਹੈ ਜਿਸ ਕਰਕੇ ਜੀਨ ਦੇ 
ਕੰਮ-ਕਾਰ 'ਚ ਬਦਲਾਅ ਆ ਜਾਂਦੇ ਹਨ) ਅਤੇ ਭੰਤਿਕ ਕਾਰਕ 
(ਜਿਵੇਂ ਐਕਸ-ਰੇ ਕਿਰਨਾਂ, ਇਨਫਰਾਰੈੱਡ ਕਿਰਨਾਂ ਜੋ ਕਿ 
ਡੀ.ਐਨ.ਏ. ਨੂੰ ਤੋੜਨ ਦਾ ਕੈਮ ਕਰਦੀਆਂ ਹਨ) ਇਹ ਭੌਤਿਕ/ 
ਪਦਾਰਥਕ ਪੱਧਰ ਤੋਂ ਇੱਕ ਦੂਜੇ ਨਾਲ ਕਿਰਿਆ ਕਰਦੇ ਹਨ। 
ਮੋੜਵੇ' ਰੂਪ 'ਚ ਸੈੱਲ ਦੀ ਕਾਰਜਪੁਣਾਲੀ ਜੀਨ ਦੀ ਰੱਖਿਆ 
ਕਰਨ ਦਾ ਜ਼ਰੂਰ ਕੌਮ ਕਰਦੀ ਹੈ (ਵਿਸਥਾਰ ਲਈ ਪੜ੍ਹੋ -ਰਿਪੇਅਰ 
ਮੈਕਾਨਿਜ਼ਮ ਆਫ਼ ਡੀ.ਐਨ.ਏ.)। 

“ਜੀਨ ਹੀ ਸਭ ਕੁੱਝ ਹੈ” ਇਹ ਵਿਚਾਰ ਵੀ ਰਿਚਰਡ 
ਡਾਅਕਿੰਸ ਦੇ ਹੀ ਹਨ। ਰਿਚਰਡ ਨੇ 1976 'ਚ “ਸੈਲਫਿਸ਼ 
ਜੀਨ” ਕਿਤਾਬ ਲਿਖੀ ਜਿਸ `ਚ ਜੀਨ ਸਬੈਧੀ ਗਿਆਨ ਝੋਲੇ 
`ਚੋਂ ਉਸਨੇ ਇਹ ਵੀ ਦਾਅਵਾ ਕੀਤਾ ਕਿ “ਸਭ ਕੁੱਝ ਜੀਨ ਹੀ 
ਹਨ, ਜੀਵ ਸਿਰਫ਼ ਜੀਨ ਦੇ ਲਈ ਇੱਕ ਸਾਧਨ ਹਨ ਤਾਂ ਕਿ 
ਜੀਨ ਪੀੜ੍ਹੀ ਦਰ ਪੀੜ੍ਹੀ ਅੱਗੇ ਜਾਂਦੇ ਰਹਿਣ”। ਇਸ 'ਚ ਵਾਧਾ 
ਕੀਤਾ ਸੈਮੁਅਲ ਬਟਲਰ ਨੇ, ਜਿਸ ਅਨੁਸਾਰ “ਮੁਰਗੀ ਆਂਡੇ 
ਤੋਂ ਇਸ ਲਈ ਬਣਦੀ ਹੈ ਤਾਂ ਕਿ ਅਗਲਾ ਆਂਡਾ ਦੇ ਸਕੇ”। 
ਮਤਲਬ ਮੁਰਗੀ ਦੇ ਹੋਣ ਦਾ ਕੋਈ ਮਤਲਬ ਨਹੀਂ ਮਤਲਬ 
ਸਿਰਫ਼ ਜੀਨ ਦਾ ਹੈ। ਉਦੇਸ਼ਵਾਦੀ ਵਿਚਾਰ ਨਾਲ ਗੁਸਤ 
ਰਿਚਰਡ ਦਾ ਮੋਨਣਾ ਸੀ ਕਿ ਡੀ.ਐਨ.ਏ. ਸਿਰਫ਼ ਡੀ.ਐਨ.ਏ. 
ਬਣਾਉਣ ਲਈ ਹੈ, ਇਹ ਜੀਵ ਨੂੰ ਮਸ਼ੀਨ ਦੀ ਤਰ੍ਹਾਂ ਵਰਤਦਾ 
ਹੈ।ਰਿਚਰਡ ਨੇ ਡਾਰਵਿਨ ਦੇ ਸਿਧਾਂਤ ਵੀ ਨਹੀਂ ਬਖ਼ਸ਼ੇ ।ਉਸਦੇ 


ਤਰਕਸ਼ੀਲ 


ਅਨੁਸਾਰ ਜੀਵ ਨਹੀਂ ਸਗੋਂ ਜੀਨ ਸੈਘਰਸ਼ ਕਰਦੇ ਹਨ, ਜੀਨ 
ਸੈਘਰਸ਼ ਕਰਨ ਲਈ ਜੀਵ ਦੀ ਵਰਤੋ' ਕਰਦੇ ਹਨ। ਕੁੱਲ ਮਿਲਾਕੇ 
ਸ਼ੇਰ ਤੇ ਹਿਰਨ 'ਚ ਨਹੀਂ ਸਗੋਂ ਉਹਨਾਂ ਦੇ ਜੀਨਾਂ 'ਚ ਟੱਕਰ ਹੋ 
ਰਹੀ ਹੈ। ਇਸੇ ਸਿਧਾਂਤ ਨੂੰ ਮਨੁੱਖੀ ਸਮਾਜ 'ਤੇ ਵੀ ਲਾਗੂ 
ਕਰਦਿਆਂ ਇਹੋ ਨਤੀਜੇ ਕੱਢੇ ਕਿ ਮਨੁੱਖੀ ਗੁੱਸੇ, ਅਪਰਾਧ, 
ਗਰੀਬੀ, ਅਮੀਰੀ ਆਦਿ ਹਰ ਚੀਜ਼ ਲਈ ਵੀ ਜੀਨ ਹੀ ਜਿੰਮੇਵਾਰ 
ਹਨ । ਜੇਕਰ ਜੀਨ ਹੀ ਸਭ ਕੁੱਝ ਹਨ ਤਾਂ ਫਿਰ ਵਿਗਾਸ ਨਹੀਂ 
ਹੋ ਸਕਦਾ, ਕਿਉਂਕਿ ਵਿਗਾਸ ਦੀ ਪ੍ਰਕਿਰਿਆ ਨੂੰ ਹੁਲਾਰਾ 
ਦੇਣ ਵਾਲੇ ਲਾਜ਼ਮੀ ਕਾਰਕਾਂ 'ਚੋਂ ਵਾਤਾਵਰਣ ਮੁੱਖ ਕਾਰਕ 
ਹੈ। ਇਸ ਲਈ ਜੀਨ ਤੱਕ ਸੀਮਤ ਨਜ਼ਰੀਆ ਵਿਗਾਸ ਵਿਰੋਧੀ 
ਵੀ ਹੈ ।ਜੀਨ ਬਿਨ੍ਹਾਂ ਜੀਵ ਨਹੀਂ ਹੋ ਸਕਦਾ ਇਹ ਗੱਲ ਬਿਲਕੁਲ 
ਠੀਕ ਹੈ, ਪਰ ਨਾਲ ਹੀ ਨਾਲ ਇਹ ਵੀ ਸਮਝਣਾ ਜਰੂਰੀ ਹੈ ਕਿ 
ਸਹੀ ਵਾਤਾਵਰਣ ਤੋਂ' ਬਿਨ੍ਹਾਂ ਵੀ ਜੀਨ ਬਿਲਕੁਲ ਵੀ ਨਹੀਂ ਹੋ 
ਸਕਦਾ। ਜੀਨ ਵਾਤਾਵਰਣ ਨਾਲ ਤਾਲਮੇਲ ਬਣਾਉਂਦੇ ਹੋਏ 
ਲਗਾਤਾਰ ਜੀਵ ਵਿਕਾਸ 'ਚ ਯੋਗਦਾਨ ਪਾਉਂਦੇ ਹਨ । ਜੇਕਰ 
ਜੱਦ 100 ਫੀਸਦੀ ਹੋਵੇ ਤਾਂ ਫਿਰ ਵਿਗਾਸ ਵਰਗੇ ਸੈਕਲਪ ਦੀ 
ਕੋਈ ਗੁੰਜ਼ਾਇਸ਼ ਹੀ ਨਹੀਂ ਰਹਿ ਜਾਂਦੀ। 
ਕੀ ਜੀਨ ਮਨੁੱਖੀ ਸ਼ਖਸੀਅਤ ਦੀ ਉਸਾਰੀ ਵੀ ਕਰਦੇ ਹਨ ? 

ਇਹ ਇੱਕ ਬਹੁਤ ਵੱਡਾ ਭਰਮ ਹੈ। ਸਖਸ਼ੀਅਤ 
ਉਸਾਰੀ, ਵਿਅਕਤੀਆਂ ਦੀ ਸਮਰੱਥਾ, ਹੁਨਰ ਆਦਿ ਲਈ 
ਜੀਨ ਨੂੰ ਅਕਸਰ ਹੀ ਜ਼ਿੰਮੇਵਾਰ ਐਲਾਨਿਆ ਜਾਂਦਾ ਹੈ। ਜੀਨ 
ਸਿਰਫ਼ ਸਾਡੇ ਸਰੀਰਕ ਗੁਣਾਂ (ਜਿਵੇਂ ਰੈਗ, ਅਕਾਰ, ਨੈਣ- 
ਨਕਸ਼, ਕੱਦ ਆਦਿ) ਨੂੰ ਜੱਦ ਰਾਹੀਂ ਅਗਲੀ ਪੀੜ੍ਹੀ ਤੱਕ 
ਲਿਜਾਂਦੇ ਹਨ ਪਰ ਮਨੁੱਖ ਦੀ ਸਖਸ਼ੀਅਤ (ਮਾਨਸਿਕ ਜੀਵਨ, 
ਹੁਨਰ, ਕਲਾਤਮਕ ਸਮਰੱਥਾ, ਬੰਧਿਕ ਸਮਰੱਥਾ ਆਦਿ) ਵਿੱਚ 
ਜੀਨ ਦੀ ਕੋਈ ਵੀ ਭੂਮਿਕਾ ਨਹੀਂ ਹੁੰਦੀ ਹੈ। ਤਾਂ ਫਿਰ ਸਖ਼ਸ਼ੀਅਤ 
ਦੇ ਇਹ ਗੁਣ ਕਿੱਥੋਂ ਆਉਂਦੇ ਹਨ ? 

ਵਿਗਾਸ ਦੀ ਪ੍ਰਕਿਰਿਆ ਨੂੰ ਜੀਨ ਅਤੇ ਵਾਤਾਵਰਣ 
ਵਿਚਲਾ ਦਵੈਦਾਤਮਕ ਰਿਸ਼ਤਾ ਤੈਅ ਕਰਦਾ ਹੈ। ਮਨੁੱਖ ਨੂੰ 
ਛੱਡ ਕੇ ਬਾਕੀ ਜੀਵਾਂ ਵਿੱਚ ਨਿਰੋਲ ਜੀਨ ਅਤੇ ਵਾਤਾਵਰਣ 
ਮਿਲਕੇ ਸਹੀ ਅਨੁਪਾਤ 'ਚ ਪ੍ਰਭਾਵ ਪਾਉਂਦੇ ਹਨ, ਹਰ ਜੀਵ 
ਜੀਨ ਅਤੇ ਵਾਤਾਵਰਣ ਵਿਚਲੋ ਰਿਸ਼ਤੇ ਦੀ ਵਿਕੋਲਿਤਰੀ 
ਪੈਦਾਵਾਰ ਹੁੰਦਾ ਹੈ। ਭਾਵ ਜੀਵਾਂ ਦੀਆਂ ਨਵੀਆਂ ਪੀੜ੍ਹੀਆਂ 
ਵਿੱਚ ਮੌਜੂਦ ਗੁਣਾਂ ਲਈ ਜੀਨ ਅਤੇ ਵਾਤਾਵਰਣ ਦੋਵੇਂ 
ਜਿੰਮੇਵਾਰ ਹੁੰਦੇ ਹਨ । ਪਰ ਮਨੁੱਖ ਕੋਲ ਜੀਨ ਅਤੇ ਵਾਤਾਵਰਣ 
ਤੋਂ ਇਲਾਵਾ ਵੀ ਕੁੱਝ ਹੋਰ ਵੀ ਵੱਧ ਮਹੱਤਵਪੂਰਨ ਹੈ ਜੋ ਮਨੁੱਖੀ 
ਵਿਕਾਸ `ਚ ਅਹਿਮ ਯੋਗਦਾਨ ਪਾਉਂਦਾ ਹੈ ਤੇ ਉਹ ਹੈ ਮਨੁੱਖ 
ਦਾ ਸਮਾਜਿਕ ਜੀਵਨ । ਜਦੋਂ ਮਨੁੱਖ ਦੇ ਪੂਰਵਜਾਂ ਨੇ ਹੱਥਾਂ 


ਲੁਲਾਈਂ - ਅਗਸਤ 2022 32 


ਅਤੇ ਅਔੰਜਾਰਾਂ ਨੂੰ ਵਰਤਣਾ ਸਿੱਖ ਲਿਆ ਤੇ ਪਹਿਲਾਂ ਮਿਥੇ 
ਉਦੇਸ਼ਾਂ ਤਹਿਤ ਸਰਗਰਮੀ ਕਰਨੀ ਸ਼ੁਰੂ ਕਰ ਦਿੱਤੀ, ਭਾਵ 
ਜਦੋਂ ਮਨੁੱਖ ਨੇ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਨਾਲ ਹੀ 
ਮਨੁੱਖ ਕੁਦਰਤੀ ਜੀਵਨ ਦੇ ਅਨੇਕਾਂ ਬੰਧਨਾਂ ਤੋਂ ਆਜ਼ਾਦ 
ਹੁੰਦਾ ਗਿਆ ਤੇ ਇੱਕ ਸਮਾਜਿਕ ਜੀਵਨ ਉਸਰਨਾ ਸ਼ੁਰੂ 
ਹੋਇਆ। ਮਨੁੱਖ ਤੋਂ ਬਿਨ੍ਹਾਂ ਕਿਸੇ ਵੀ ਜੀਵ ਕੋਲ ਇਹ ਸਮਾਜਿਕ 
ਜੀਵਨ ਨਹੀਂ ਹੈ ਕਿਉਂਕਿ ਕੋਈ ਵੀ ਹੋਰ ਜੀਵ ਕਿਰਤ ਨਹੀਂ 
ਕਰਦਾ। 

ਇੰਝ ਮਨੁੱਖੀ ਵਿਕਾਸ ਜੈਵਿਕ ਅਤੇ ਸਮਾਜਿਕ ਜੀਵਨ 
ਦੇ ਤੱਤਾਂ ਵਿੱਚ ਇੱਕ ਪਰਸਪਰ ਸਬੈਧ ਦਾ ਨਤੀਜਾ ਹੈ ਜਿਸ 
ਵਿੱਚ ਮਨੁੱਖ ਦੀਆਂ ਸੁਚੇਤ ਕਾਰਵਾਈਆਂ ਲਈ ਚੇਤਨਾ 
ਜ਼ਿੰਮੇਵਾਰ ਹੈ। ਮਨੁੱਖੀ ਸਰੀਰ ਖਾਸ ਕਰਕੇ ਦਿਮਾਗ (ਜੀਨ) 
ਇੱਕ ਪੀੜ੍ਹੀ ਤੋ' ਦੂਜੀ ਪੀੜ੍ਹੀ 'ਚ ਜੱਦ ਰਾਹੀਂ ਜਾਂਦਾ ਹੈ, ਪਰ 
ਹਰ ਪੀੜ੍ਹੀ ਨੂੰ ਯੋਗਤਾਵਾਂ ਸਿੱਖ0ਣੀਆਂ ਪੈਂਦੀਆਂ ਹਨ ਜਿਵੇਂ 
ਕਿ ਭਾਸ਼ਾ, ਕਲਾਵਾਂ, ਹੁਨਰ ਆਦਿ ਜੋ ਕਿ ਮਨੁੱਖ ਨੇ ਹਜ਼ਾਰਾਂ 
ਸਾਲਾਂ ਦੀ ਕਿਰਤ ਦੀ ਪ੍ਰਕਿਰਿਆ 'ਚੋਂ ਹਾਸਲ ਕੀਤੀਆਂ ਹਨ 
(ਫ. ਏਂਗਲਜ)। ਇਸ ਕਰਕੇ ਇਹ ਯੋਗਤਾਵਾਂ ਜਾਂ ਸਖਸ਼ੀਅਤ 
ਦੇ ਗੁਣ ਸਮਾਜਿਕ ਜੀਵਨ ਵਿੱਚੋਂ ਹੀ ਸਿੱਖੇ ਜਾ ਸਕਦੇ ਹਨ 
ਕਿਉਂਕਿ ਇਹ ਸਮਾਜਿਕ ਜੀਵਨ ਦੀ ਹੀ ਉਪਜ ਹਨ। ਆਓ 
ਭਾਸ਼ਾ ਦੀ ਮਿਸ਼ਾਲ ਲਈਏ । ਜੇ ਜੀਨ ਹੀ ਸਭ ਕੁੱਝ ਕਰਦੇ ਹੋਣ 
ਤਾਂ ਕੀ ਭਾਸ਼ਾ ਸਿੱਖਣ ਵਾਲੇ ਜੀਨਾਂ ਨਾਲ ਬੱਚਾ ਮਾਂ-ਪਿਓ ਦੀ 
ਭਾਸ਼ਾਂ ਹੀ ਸਿੱਖ ਸਕੇਗਾ, ਹੋਰ ਨਹੀਂ। ਜਦ ਇਹ ਕਿ ਇਸਦੇ 
ਛੱਡ ਦੇਈਏ ਤਾਂ ਉਹ ਕੋਈ ਵੀ ਭਾਸ਼ਾ ਨਹੀਂ ਸਿੱਖ ਸਕੇਗਾ, 
ਉਸਨੂੰ ਪਤਾ ਹੀ ਨਹੀਂ ਹੋਵੇਗਾ ਕਿ ਬੋਲਣਾ ਕਿਸ ਤਰ੍ਹਾ ਹੈ। 
ਹੈ। ਭਾਸ਼ਾ ਸਿੱਖਣ ਲਈ ਦਿਮਾਗ ਦਾ ਇੱਕ ਹਿੱਸਾ ਵਿਕਸਤ 
ਹੋਣਾ ਜ਼ਰੂਰੀ ਹੈ। ਇਹ ਵਿਕਾਸ ਦਾ ਕੌਮ ਜੀਨ ਕਰਦੇ ਹਨ। 
ਇਸ ਤੋਂ ਅੱਗੇ ਦਾ ਬਣਦਾ ਕਾਰਜ ਸਮਾਜਿਕ ਜੀਵਨ ਦਾ ਹੈ। 
ਇਸੇ ਤਰ੍ਹਾਂ ਹਰ ਤਰ੍ਹਾਂ ਦੀ ਬੌਧਿਕ ਸਮਰੱਥਾ, ਕਲਾਤਮਕ ਯੋਗਤਾ, 
ਮਨੁੱਖੀ ਸੈਵੇਦਨਾਵਾਂ ਆਦਿ ਲਈ ਸਮਾਜਿਕ ਜੀਵਨ ਹੀ 
ਜ਼ਿੰਮੇਵਾਰ ਹੈ ਜੀਨ ਨਹੀਂ, ਕਿਉਂਕਿ ਇਹ ਸਭ ਮਨੁੱਖ ਦੇ ਹਜ਼ਾਰਾਂ 
ਸਾਲਾਂ ਦੇ ਸਮਾਜਿਕ ਜੀਵਨ ਦੇ ਵਿਕਾਸ ਵਿੱਚੋਂ ਉਪਜੀਆਂ 
ਹਨ। 

ਇਸ ਕਰਕੇ ਮਨੁੱਖ ਦਾ ਪਰਿਵਾਰਕ ਪਿਛੋਕੜ, 
ਪਾਲਣ-ਪੋਸ਼ਣ, ਆਲੇ-ਦੁਆਲੇ ਦਾ ਸਮਾਜਿਕ ਮਾਹੌਲ ਹੀ 
ਸਖਸ਼ੀਅਤ ਲਈ ਜ਼ਿੰਮੇਵਾਰ ਹੁੰਦਾ ਹੈ ਜੀਨ ਨਹੀਂ। ਅਸਲ 'ਚ 
ਆਪਣੇ ਜਿਉਣ ਦੇ ਵਸੀਲੇ ਪੈਦਾ ਕਰਨ ਲਈ ਮਨੁੱਖ ਪੈਦਾਵਾਰ 


ਤਰਕਸ਼ੀਲ 


ਦੇ ਜਿਹੜੇ ਸਮਾਜਿਕ ਸਬੋਧਾਂ `ਚ ਰਹਿੰਦਾ ਹੈ ਉਹੀ ਸਮਾਜਿਕ 
ਜੀਵਨ ਦਾ ਆਧਾਰ ਹੁੰਦੇ ਹਨ। ਇਸ ਕਰਕੇ ਲੁੱਟ ਅਧਾਰਤ 
ਮੌਜੂਦਾ ਸਮਰਾਏਦਾਰ ਸਮਾਜ ਵਿੱਚ ਜਾਇਦਾਦ ਦੇ ਸਾਧਨਾਂ 
ਉੱਪਰ ਕਾਬਜ਼ ਅਤੇ ਕਿਰਤ ਦੀ ਲੁੱਟ ਰਾਹੀਂ ਜਿਉਂਣ ਵਾਲੀ 
ਜਮਾਤ ਇਸ ਸਥਿਤੀ ਨੂੰ ਜਿਉਂ ਦੀ ਤਿਉ' ਬਰਕਰਾਰ ਰੱਖਣ ਦੀ 
ਕੋਸ਼ਿਸ਼ ਕਰਦੀ ਹੈ ਤੇ ਇਸ ਢਾਂਚੇ ਵਿੱਚ ਦੱਬੀ-ਕੁਚਲੀ ਜਾ ਰਹੀ 
ਮਜ਼ਦੂਰ, ਕਿਰਤੀ ਅਬਾਦੀ ਇਹਨਾਂ ਹਾਲਤਾਂ ਨੂੰ ਬਦਲਣ ਲਈ 
ਸੈਘਰਸ਼ ਕਰਦੀ ਹੈ। ਇਸ ਕਰਕੇ ਅਮੀਰੀ, ਗਰੀਬੀ ਅਤੇ ਉਹਨਾਂ 
ਵਿੱਚ ਟਕਰਾਅ ਦੇ ਕਾਰਨ ਸਮਾਜਿਕ ਜੀਵਨ ਵਿੱਚ ਹਨ, 
ਜੀਨ ਵਿੱਚ ਨਹੀਂ, ਇਹਨਾਂ ਨੂੰ ਜੀਨਾਂ ਸਿਰ ਮੜ੍ਹਨਾ ਅਸਲ 
ਵਿੱਚ ਕਿਰਤੀ ਲੋਕਾਂ ਦੇ ਸੈਘਰਸ਼ ਨੂੰ ਭੈਡਣਾ ਅਤੇ ਇਹਨਾਂ ਲੁੱਟ 
ਅਧਾਰਤ ਸਮਾਜਿਕ ਸਬੰਧਾਂ ਨੂੰ ਜਿਉਂ ਦਾ ਤਿਉਂ ਬਰਕਰਾਰ 
ਰੱਖਣਾ ਹੈ। 

ਮਨੁੱਖੀ ਨਸਲ ਪੂਰੀ ਧਰਤੀ ਦੇ ਅਲੱਗ-ਅਲੱਗ 
ਭੂਗੋਲਿਕ ਖਿੱਤਿਆਂ 'ਚ ਵਸਣ ਕਰਕੇ ਅਤੇ ਖਾਸ ਖਿੱਤਿਆਂ ਦੇ 
ਵਾਤਾਵਰਣੀ ਕਾਰਨਾਂ ਕਰਕੇ ਰੈਗ ਰੂਪ ਵਜੋਂ ਕਾਫ਼ੀ ਵੈਨ- 
ਸੁਵੈਨੀ ਰਹੀ ਹੈ, ਜਿਵੇਂ ਅਫ਼ਰੀਕਾ ਮਹਾਂਦੀਪ ਦੇ ਵਾਸੀ ਕਾਲੇ 
ਹਨ, ਚੀਨੀ ਲੋਕ ਨੈਣ-ਨਕਸ਼ਾਂ ਦੇ ਆਧਾਰ 'ਤੇ ਕਾਫ਼ੀ ਭਿੰਨ 
ਹਨ । ਗੁਲਾਮਦਾਰੀ ਦੇ ਦੌਰ ਤੋ` ਜਗੀਰਦਾਰੀ ਅਤੇ ਹੁਣ 
ਸਰਮਾਏਦਾਰੀ ਅਤੇ ਹੁਣ ਸਰਮਾਏਦਾਰੀ 'ਚ ਵੀ ਰਾਜ ਕਰਦੀਆਂ 
ਜਮਾਤਾਂ ਨੇ ਇਹਨਾਂ ਭਿੰਨਤਾਵਾਂ ਦਾ ਲਾਹਾ ਲੋਕਾਂ ਨੂੰ ਇਹਨਾਂ 
ਭਿੰਨਤਾਵਾਂ ਦੇ ਅਧਾਰ 'ਤੇ ਲੜਾ ਕੇ ਹਕੂਮਤ ਕਰਨ 'ਚ ਲਿਆ 
ਹੈ। ਨਸਲ ਦੇ ਅਧਾਰ 'ਤੇ ਸਭ ਤੋ ਵੱਧ ਕਤਲੇਆਮ ਜਰਮਨ 
`ਚ ਅਡੋਲਫ ਹਿਟਲਰ ਨੇ ਕੀਤਾ, ਜਿਸਨੇ ਨਸਲੀ ਸ਼ੁੱਧਤਾ ਦੇ 
ਨਾਹਰੇ ਹੇਠ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ। 
ਉਸਦੀ ਵਾਰਸ ਰਾਸ਼ਟਰੀ ਸਵੈਸੇਵਕ ਸੈਘ, ਭਾਜਪਾ ਵੀ ਅੱਜ 
ਭਾਰਤ 'ਚ ਇਹੋ ਇਤਿਹਾਸ ਦੁਹਰਾਅ ਰਹੀ ਹੈ । ਜੀਨ ਅਧਾਰਿਤ 
ਉਪਰੋਕਤ ਭਰਮ ਇਸ ਨਸਲੀ ਸ਼ੁੱਧਤਾ ਲਈ ਆਧਾਰ ਬਣਦੇ 
ਆਏ ਹਨ। ਅੱਜ ਕਿਸੇ ਵੀ ਵਿਗਿਆਨ ਦੀ ਸਮਝ ਰੱਖਣ 
ਵਾਲੇ ਵਿਅਕਤੀ ਵੱਲੋਂ ਕੀਤੀ ਇੱਕ ਗਲਤ ਟਿੱਪਣੀ ਉਸ 
ਸਮਾਜ ਲਈ ਗੁੰਮਰਾਹ ਕਰਨ ਵਰਗੀ ਹੈ ਜਿੱਥੇ ਵਿਗਿਆਨ ਨਾਂ 
ਦੀ ਤਿੱਤਲੀ ਨੂੰ ਕਦੇ ਢੰਗ ਨਾਲ ਖਭ ਨਹੀਂ ਖੋਲ੍ਹਣ ਦਿੱਤੇ। 
ਦੇ ਕਾਲੇ ਵਰਕੇ ਅੱਜ ਵੀ ਮਨੁੱਖਤਾ ਲਈ ਚੁੱਭਵੇਂ ਹਨ । ਜੇਕਰ 
ਜੀਨ ਅਧਾਰਿਤ ਕੁੱਝ ਖੁਲਾਸੇ ਹੀ ਕਰਨੇ ਹਨ ਤਾਂ ਉਹ ਧਰਮਾਂ, 
ਜਾਤਾਂ, ਫਿਰਕਿਆਂ 'ਚ ਵੰਡੇ ਲੋਕਾਂ ਨੂੰ ਇੱਕ ਕਰਨ ਲਈ 
ਕਰਨੇ ਚਾਹੀਦੇ ਹਨ, ਕਿਉਂਕਿ __... ਬਾਕੀ ਪੰਨਾ 37 'ਤੇ 


ਲੁਲਾਈਂ - ਅਗਸਤ 2022 33 


ਕੀ ਮੰਤ ਤੋਂ ਬਾਅਦ 


ਵੀ ਜ਼ਿੰਦਗੀ ਹੈ ? 


ਡਾ. ਅਬਰਾਹਮ ਟੀ. ਕਾਵੂਰ 


ਮੈਂ ਇਸ ਵਿਚਾਰ ਨਾਲ ਸਹਿਮਤ ਨਹੀਂ ਹਾਂ ਕਿ ਮੇਰੀ 
ਜਾਨ, ਮੇਰੇ ਸਰੀਰ ਵਿੱਚ ਇੱਕ ਖਾਸ ਬਿੰਦੂ 'ਤੇ ਸਥਿਤ ਹੈ। ਮੇਰੇ 
ਸਰੀਰ ਦੇ ਸਾਰੇ ਜਿਉਂਦੇ ਸੈੱਲਾਂ ਵਿੱਚ ਜਾਨ ਹੈ ਅਤੇ ਇਸ ਨੂੰ 
ਆਕਸੀਜਨ ਦੀ ਸਹਾਇਤਾ ਨਾਲ ਸੈੱਲਾਂ ਵਿੱਚ ਹਮੇਸ਼ਾਂ ਹੁੰਦੀ 
ਰਹਿੰਦੀ ਰਸਾਇਣਕ ਕਿਰਿਆ ਨਾਲ ਕਾਇਮ ਰੱਖਿਆ ਜਾਂਦਾ 
ਹੈ। ਇਹ ਰਸਾਇਣਕ ਕਿਰਿਆ, ਖੂਨ ਦੇ ਦੌਰੇ ਅਤੇ ਸਾਹ ਦੁਆਰਾ 
ਚਾਲੂ ਰਹਿੰਦੀ ਹੈ। ਇਹ ਮੋਮਬੱਤੀ ਦੇ ਕਾਰਬਨਿਕ ਯੋਗਿਕਾਂ ਦੇ 
ਵੀ ਵੱਖਰੀ ਨਹੀਂ ਹੈ। ਮੋਮਬੱਤੀ ਨੂੰ ਬੁਝਾਉਣ ਨਾਲ ਇਉ' 
ਜਾਪਦਾ ਹੈ ਕਿ ਗਰਮੀ ਅਤੇ ਪ੍ਰਕਾਸ਼ ਇਸ ਨਾਲੋ 
ਵੱਖ ਹੋ ਗਏ ਹਨ ਪ੍ਰਤੂ ਉਸਨੂੰ ਦੁਬਾਰਾ ਜਲਾਉਣ 
ਨਾਲ ਇਹ ਭੁਲੇਖਾ ਦੂਰ ਹੋ ਜਾਂਦਾ ਹੈ। 

ਇਹ ਸਿਰਫ ਰਸਾਇਣਿਕ 
ਕਿਰਿਆ ਅਤੇ ਊਰਜਾ ਦਾ ਪੈਦਾ ਹੋਣਾ 
ਰੁਕਣਾ ਹੈ । ਜਦੋਂ ਸਾਹ ਅਤੇ ਖੂਨ ਦੇ ਦੌਰੇ 
ਰੁਕ ਜਾਣ ਕਾਰਨ ਮੇਰੀ ਮੌਤ ਹੋ ਜਾਵੇਗੀ 
ਤਾਂ ਮੇਰੇ ਸਰੀਰ ਵਿੱਚੋਂ ਕੁੱਝ ਵੀ ਨਹੀਂ 
ਨਿਕਲੇਗਾ । ਜੇ ਆਧੁਨਿਕ ਤਕਨੀਕਾਂ ਦੇ 
ਕਿਸੇ ਢੰਗ ਨਾਲ, ਮੇਰੇ ਮ੍ਰਿਤਕ ਸਰੀਰ ਨੂੰ 
ਦੁਬਾਰਾ ਜਿਉਂਦਾ ਕਰ ਲਿਆ ਜਾਵੇ ਤਾਂ ਇਹ 
ਸੋਚਣਾ ਬੇਵਕੂਫੀ ਹੋਵੇਗੀ ਕਿ ਵੱਖ ਹੋਈ ਜਾਨ 
ਮੇਰੇ ਸਰੀਰ ਵਿੱਚ ਦੁਬਾਰਾ ਪ੍ਰਵੇਸ਼ ਕਰ ਗਈ ਹੈ । 

ਮੋਰੀ ਮੌਤ ਅਚਾਨਕ ਹੀ ਅਤੇ ਕਿਸੇ ਖਾਸ ਸਮੇਂ 
`ਤੇ ਨਹੀਂ ਹੋਵੇਗੀ। ਮੈਂ 70 ਸਾਲ ਪਹਿਲਾਂ ਤੋਂ ਹੀ ਮਰਨਾ ਸ਼ੁਰੂ 
ਕੀਤਾ ਹੋਇਆ ਹੈ। ਮੈਂ ਆਪਣੀ ਜ਼ਿੰਦਗੀ ਆਪਣੀ ਮਾਂ ਦੇ ਗਰਭ 
`ਚੋਂ ਇੱਕ ਪਰਜੀਵੀ ਦੇ ਤੌਰ 'ਤੇ ਸ਼ੁਰੂ ਕੀਤੀ ਸੀ । ਜਿਸ ਦਿਨ ਮੈਂ 
ਪੈਦਾ ਹੋਇਆ, ਮੇਰੇ ਸਰੀਰ ਦਾ 8ਵਾਂ ਭਾਗ ਤਾਂ ਉਸੇ ਦਿਨ ਹੀ 
ਨਾੜੂਆ ਅਤੇ ਔਲ ਦੇ ਰੂਪ ਵਿੱਚ ਖਤਮ ਹੋ ਗਿਆ ਸੀ। ਜਦੋਂ 
ਕਿ ਮੇਰੇ ਵਿੱਚ ਹਰ ਰੋਜ ਲੱਖਾਂ ਹੀ ਸੈੱਲ ਪੈਦਾ ਹੋ ਜਾਂਦੇ ਹਨ ਅਤੇ 
ਲੱਖਾਂ ਹੀ ਮਰ ਜਾਂਦੇ ਹਨ। ਮੈਂ ਉਸੇ ਦਿਨ ਤੋਂ' ਹੀ ਰੋਜ ਮਰ ਰਿਹਾ 
ਹਾਂ ਅਤੇ ਰੋਜ ਪੈਦਾ ਹੋ ਰਿਹਾ ਹਾਂ । ਮੇਰੇ ਸਰੀਰ ਦੇ ਮਰੇ ਹੋਏ ਸੈੱਲਾਂ 
ਦੀ ਵੱਡੀ ਗਿਣਤੀ ਟੁੱਟੇ ਅਤੇ ਕੱਟੇ ਵਾਲਾਂ ਰਾਹੀਂ, ਚਮੜੀ ਰਾਹੀਂ, 
ਨਿਕਲ ਚੁੱਕੀ ਹੈ ਅਤੇ ਲੱਖਾਂ ਹੀ ਹੋਰ ਫਾਲਤੂ ਬਣ ਚੁੱਕੇ ਅੰਦਰਲੇ 


ਤਰਕਸ਼ੀਲ 


ਸੈੱਲ ਪਿਸ਼ਾਬ ਅਤੇ ਪਸੀਨੇ ਰਾਹੀਂ ਕੱਢੇ ਜਾ ਚੁੱਕੇ ਹਨ। 
ਮੇਰੇ 70 ਸਾਲਾਂ ਸਰੀਰ ਦੇ ਬਹੁਤੇ ਭਾਗ ਦੁਰਘਟਨਾ 
ਦੇ ਜ਼ਖਮਾਂ, ਬੈਕਟੀਰੀਆ ਅਤੇ ਜੀਵਾਣੂਆਂ ਦੀਆਂ ਬੀਮਾਰੀਆਂ 
ਰਾਹੀਂ, ਜਿਸਮਾਨੀ ਅਤੇ ਮਾਨਸਿਕ ਕੌਮ ਰਾਹੀਂ, ਸੂਰਜ ਦੀਆਂ 
ਕਿਰਨਾਂ ਰਾਹੀਂ, ਪ੍ਰਯੋਗਸ਼ਾਲਾ ਵਿੱਚ ਕੌਮ ਕਰਦੇ ਸਮੇਂ ਖਾਰਾ 
ਅਤੇ ਤੇਜਾਬਾਂ ਰਾਹੀਂ ਨਸ਼ਟ ਹੋ ਚੁੱਕੇ ਹਨ। ਇੱਕ ਵਾਰ ਮੇਰੇ 
ਸਰੀਰ ਦਾ ਇੱਕ ਭਾਗ ਅਪ੍ਰੇਸ਼ਨ ਰਾਹੀਂ ਕੱਟਿਆ ਗਿਆ ਸੀ। 
ਮੇਰੇ ਸਰੀਰ ਦਾ ਇੱਕ ਸੂਖਮ ਸੈੱਲ 40 ਸਾਲ ਪਹਿਲਾਂ ਮੇਰੇ ਸਰੀਰ 
ਤੋਂ ਵੱਖ ਹੋ ਕੇ ਇੱਕ ਬਾਹਰਲੇ ਸੈੱਲ ਨਾਲ ਮਿਲ ਕੇ ਮੇਰੇ 
ਸਰੀਰ ਤੋ ਬਾਹਰ ਹੀ ਵੱਡਾ ਹੋਣ ਲੱਗ ਪਿਆ। 
ਇਹ ਅਜੇ ਵੀ ਪੈਰਿਸ ਵਿੱਚ ਡਾਕਟਰ ਐਰੀਸ 
ਕਾਵੁਰ ਦੇ ਨਾਂ ਨਾਲ ਵਧ ਫੁੱਲ ਰਿਹਾ ਹੈ। 
ਮੋਰੇ ਜਵਾਨੀ ਦੇ ਦਿਨਾਂ ਵਿੱਚ 
ਮੇਰੇ ਸਰੀਰ ਦੇ ਸੈੱਲਾਂ ਦੀ ਪੈਦਾ ਹੋਣ ਦੀ 
ਦਰ ਸੈੱਲਾਂ ਦੇ ਮਰਨ ਦੀ ਦਰ ਨਾਲੋਂ 
ਕਿਤੇ ਵੱਧ ਸੀ। ਇਸ ਲਈ ਮੈਂ ਵਧਦਾ 
ਫੁਲਦਾ ਰਿਹਾ ਅਤੇ 40 ਸਾਲ ਦੇ ਅੰਤ 
ਤੱਕ ਮੇਰਾ ਭਾਰ 185 ਪੌਂਡ ਸੀ। ਮੈ 
ਆਪਣੇ ਇਸ ਵੱਧ ਤੋਂ ਵੱਧ ਭਾਰ ਨੂੰ ਕੁਝ 
ਸਮਾਂ ਸਥਿਰ ਰੱਖਿਆ ਜਦੋਂ ਕਿ ਸੈੱਲਾਂ ਦੇ 
ਪੈਦਾ ਹੋਣ ਦੀ ਦਰ, ਸੈੱਲਾਂ ਦੇ ਮਰਨ ਦੀ 
ਦਰ ਦੇ ਬਰਾਬਰ ਸੀ । ਇਸ ਤੋਂ ਬਾਅਦ ਸੈੱਲਾਂ 
ਦੇ ਮਰਨ ਦੀ ਦਰ, ਪੈਦਾ ਹੋਣ ਦੀ ਦਰ ਤੋਂ ਵਧਦੀ 
ਗਈ ਅਤੇ ਹੁਣ ਮੇਰਾ ਭਾਰ ਸਿਰਫ 125 ਪੈਂਡ ਹੈ। ਉਹਨਾਂ 
ਸਾਰੇ ਸੈੱਲਾਂ ਦਾ ਕੁਲ ਭਾਰ, ਜਿਹੜੇ ਮਰ ਕੇ ਮੇਰੇ ਸਰੀਰ ਨਾਲੋਂ 
ਵੱਖ ਹੋ ਗਏ ਹਨ, ਲੱਖਾਂ ਹੀ ਪੱਡ ਹੋਵੇਗਾ। ਮੌਤ ਦਾ ਇਹ 
ਅਮਲ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਮੇਰੇ ਸਰੀਰ ਵਿੱਚ 
ਸੈੱਲਾਂ ਦੇ ਪੈਦਾ ਹੋਣ ਦੀ ਕਿਰਿਆ ਖਤਮ ਨਹੀਂ ਹੋ ਜਾਂਦੀ। 
ਇੱਥੋਂ ਤੱਕ ਕਿ ਮੇਰੇ ਸਰੀਰ ਦੇ ਸਾਰੇ ਸੈੱਲਾਂ ਦੀ ਮੌਤ ਹੋਣ ਤੋੱ 
ਬਾਅਦ ਮੇਰੀ ਅੱਖ ਦਾ ਕਾਰਨੀਆ (ਪੁਤਲੀ) ਕਿਸੇ ਅਜਨਬੀ 
ਦੀ ਅੱਖ ਵਿੱਚ ਜ਼ਿੰਦਗੀ ਜਿਉ ਰਿਹਾ ਹੋਵੇਗਾ। ਮੇਰੇ ਮੌਜੂਦਾ 
125 ਪੰਡ ਭਾਰੇ ਸਰੀਰ ਦੀ ਮੌਤ, ਮੇਰੀ ਲਗਾਤਾਰ ਮਰਨ ਅਤੇ 
ਜਿਉਣ ਵਾਲੀ ਜ਼ਿੰਦਗੀ ਲਈ ਇੱਕ ਵੱਡੀ ਘਟਨਾ ਹੋਵੇਗੀ। 


ਲੁਲਾਈਂ - ਅਗਸਤ 2022 34 


ਦੇਣਗੇ ਅਤੇ ਮੇਰੀ ਸ਼ਖਸੀਅਤ ਅਤੇ ਉਮਰ ਦਾ ਅੰਤ ਹੋ 
ਜਾਵੇਗਾ। 

ਮੇਰਾ ਆਖਰੀ ਸਾਹ, ਮੇਰੇ ਹੁਣ ਦੇ ਸਾਹ ਨਾਲੋਂ ਕਿਸੇ 
ਗੱਲੋਂ ਵੀ ਵੱਖਰਾ ਨਹੀਂ ਹੋਵੇਗਾ। ਉਦੋਂ ਵੀ ਮੈਂ ਹੁਣ ਦੀ ਤਰ੍ਹਾਂ, 
ਸਾਹ ਰਾਹੀਂ ਕਾਰਬਨ-ਡਾਈਆਕਸਾਈਡ ਅਤੇ ਪਾਣੀ ਦੇ ਕਣ 
ਬਾਹਰ ਕੱਢਾਂਗਾ । 

ਮੇਰਾ ਇਹ ਵਿਸ਼ਵਾਸ ਨਹੀਂ ਹੈ ਕਿ ਮੇਰੀ ਮੌਤ ਪਿੱਛੇ, 
ਮੇਰੇ ਵਿੱਚ ਜਿਉਂਦੀ ਰਹਿਣ ਵਾਲੀ ਕੋਈ ਰੂਹ ਜਾਂ ਆਤਮਾ ਹੈ, 
ਘੁੰਮਦਾ ਫਿਰਾਂਗਾ ਤਾਂ ਜੋ ਦੁਬਾਰਾ ਜਨਮ ਲੈ ਸਕਾਂ। ਜੇਕਰ 
ਕਿਤੇ ਅਖੌਤੀ ਆਤਮਾ ਹੈ ਤਾਂ ਉਹਦਾ ਵੱਡਾ ਭਾਗ ਤਾਂ ਉਹਨਾਂ 
ਸੈੱਲਾਂ ਦੇ ਨਾਲ ਹੀ ਮੇਰੇ ਸਰੀਰ ਵਿੱਚੋਂ ਨਿਕਲ ਗਿਆ ਹੋਵੇਗਾ 
ਜਿਹੜੇ ਸੈੱਲ ਮੈਨੂੰ ਪਹਿਲਾਂ ਹੀ ਛੱਡ ਚੁੱਕੇ ਹਨ। ਕੁੱਝ ਭਾਗ ਉਸ 
ਆਦਮੀ ਦੇ ਕੋਲ ਚਲਿਆ ਜਾਵੇਗਾ, ਜਿਸ ਆਦਮੀ ਦੇ ਮੇਰੀ 
ਮੌਤ ਹੋਣ ਤੋਂ ਬਾਅਦ ਅੱਖ ਕੌਮ ਆਵੇਗੀ। 
ਹਾਂ, ਕਿਉਂਕਿ ਮੇਰੇ ਅੰਦਰ ਦਿਮਾਗ, ਸਾਹ-ਪ੍ਰਣਾਲੀ, ਖੂਨ ਚੱਕਰ 
ਪ੍ਰਬੋਧ ਅਤੇ ਭੋਜਨ ਪ੍ਰਣਾਲੀ ਹਨ। ਪਰੇਤੂ ਮਾਂ ਦੇ ਗਰਭ ਵਿੱਚ 
ਮੇਰੀ ਜ਼ਿੰਦਗੀ ਦੀ ਮੁੱਢਲੀ ਸਟੇਜ ਵਿੱਚ, ਜਦ ਮੇਰੇ ਦਿਮਾਗ ਨੇ 
ਕੰਮ ਕਰਨਾ ਸ਼ੁਰੁ ਨਹੀਂ ਕੀਤਾ ਸੀ ਤਾਂ ਮੈਂ ਵੀ ਪੌਦਿਆਂ ਜਾਂ 
ਹੇਠਲੇ ਜਾਨਵਰਾਂ ਦੀ ਪੱਧਰ 'ਤੇ ਸੀ । ਜਦੋਂ ਮੈਂ ਆਪਣੀ ਮਾਂ ਦੇ 
ਗਰਭ ਵਿੱਚ ਸੀ, ਜੇਕਰ ਮੇਰੇ ਜਨਮ ਦਾ ਮੁੱਢਲਾ ਸੈੱਲ, ਦੋ 
ਭਾਗਾਂ ਵਿੱਚ ਟੁੱਟ ਜਾਂਦਾ ਤਾਂ ਮੇਰੇ ਇੱਕ ਜਾਂ ਦੋ ਹਮਸ਼ਕਲ ਭਰਾ 
ਹੋ ਜਾਣੇ ਸਨ ਅਤੇ ਮੇਰੀ ਪਹਿਲੀ ਅਖੰਤੀ ਆਤਮਾ ਜਾਂ 
ਸ਼ਖਸੀਅਤ ਦੋ ਜਾਂ ਤਿੰਨ ਭਾਗਾਂ ਵਿੱਚ ਵੈਡੀ ਜਾਣੀ ਸੀ। 

ਭਾਵੇਂ ਇਹ ਧਾਰਨਾਵਾਂ ਪੂਰੀ ਤਰ੍ਹਾਂ ਠੀਕ ਅਤੇ ਤਰਕ- 
ਸੈਗਤ ਹਨ, ਪਰ ਫਿਰ ਵੀ ਉਹ ਲੋਕ ਜਿਨ੍ਹਾਂ ਦੇ ਦਿਮਾਗਾਂ ਨੂੰ 
ਆਤਮਾ ਤੇ ਪੁਨਰ-ਜਨਮ ਦੇ ਵਿਚਾਰਾਂ ਨੇ ਪ੍ਰਭਾਵਿਤ ਕਰ 
ਰੱਖਿਆ ਹੈ, ਇਹਨਾਂ ਸਿਧਾਤਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦੇਣਗੇ 
ਕਿਉਂਕਿ ਇਹ ਸਿਧਾਂਤ ਧਰਮਾਂ ਦੀਆਂ ਸਿਖਿਆਵਾਂ ਦੇ ਅਨੁਸਾਰ 
ਨਹੀਂ ਹਨ । ਇਸ ਪ੍ਰਕਾਰ, ਬੇਸ਼ੱਕ ਸਾਰੀਆਂ ਧਾਰਮਿਕ ਸਿੱਖਿਆਵਾਂ 
ਇਹ ਕਹਿੰਦੀਆਂ ਹਨ ਕਿ ਮੌਤ ਪਿੱਛੋਂ ਵੀ ਜ਼ਿੰਦਗੀ ਹੈ, ਪਰੰਤੂ 
ਇਸ ਗੱਲ ਵਿੱਚ ਵਿਸ਼ਵਾਸ ਕਰਨ ਲਈ ਨਾ ਤਾਂ ਮੇਰੇ ਕੋਲ 
ਕੋਈ ਕਾਰਨ ਹੀ ਹੈ ਅਤੇ ਨਾ ਹੀ ਕੋਈ ਠੋਸ ਸਬੂਤ । 

7 ਜੂਨ ਨੂੰ ਜਦੋਂ ਮੈਂ ਵੇਸਲੇ ਕਾਲਜ ਵਿੱਚ ਭਾਸ਼ਨ 
ਦਿੱਤਾ ਤਾਂ ਸਰੋਤਿਆਂ ਵਿੱਚੋਂ ਇੱਕ ਅਧਿਆਪਕ ਨੇ ਮੈਨੂੰ ਪੁੱਛਿਆ 
ਕਿ ਪੁਨਰ ਜਨਮ ਬਾਰੇ ਮੇਰੇ ਕੀ ਵਿਚਾਰ ਹਨ ? ਮੇਰੀ ਬੇਨਤੀ 'ਤੇ 
ਇੱਕ ਆਦਮੀ ਮੇਰੀ ਕਾਰ ਵਿੱਚੋਂ ਸਿਗਰਟਾਂ ਦੀ ਡੱਬੀ ਉਠਾ 
ਤਰਕਸ਼ੀਲ 


ਲਿਆਇਆ, ਜਿਸ ਵਿੱਚ ਇੱਕ ਬਿਨ੍ਹਾਂ ਸਿਰ ਵਾਲਾ ਕੀੜਾ 
ਸੀ। 22 ਮਈ ਨੂੰ ਅਗਲੇ ਦਿਨ ਦੇ ਭਾਸ਼ਨ ਦੀ ਤਿਆਰੀ ਲਈ 
ਮੈਂ ਇਸ ਕੀੜੇ ਦਾ ਸਿਰ ਲਾਹ ਦਿੱਤਾ ਸੀ । ਡੱਬੀ ਖੋਲ੍ਹਣ ਉੱਤੇ, 
16 ਦਿਨ ਪਿੱਛੋਂ ਵੀ ਇਸ ਬਰੈਰ ਸਿਰ ਵਾਲੇ ਕੀੜੇ ਨੇ ਨੱਚਣਾ 
ਕੁੱਦਣਾ ਸ਼ੁਰੂ ਕਰ ਦਿੱਤਾ। ਜੇ ਪੁਨਰ-ਜਨਮ ਕੋਈ ਸਚਾਈ 
ਹੁੰਦਾ ਤਾਂ ਕੀੜੇ ਦਾ 16 ਦਿਨ ਪਹਿਲਾਂ ਮਰ ਚੁੱਕਿਆ ਸਿਰ 
ਕਿਸੇ ਹੋਰ ਸਥਾਨ 'ਤੇ ਪੁਨਰ-ਜਨਮ ਪਾਪਤ ਕਰਦਾ ਅਤੇ 
ਉਸਦੇ ਸਰੀਰ ਦਾ, ਜਿਹੜਾ ਕਿ ਅਜੇ ਕੁੱਝ ਦਿਨਾਂ ਬਾਅਦ 
ਮਰਨਾ ਹੈ, ਪੁਨਰ ਜਨਮ ਕਿਤੇ ਹੋਰ ਹੋਣਾ ਹੈ। ਇੱਕ ਹੀ ਜੀਵ 
ਦਾ ਦੋ ਥਾਵਾਂ 'ਤੇ ਪੁਨਰ ਜਨਮ ਕਿਵੇਂ ? 

ਮਿਸਟਰ ਸੇਨਾ ਨਾਂ ਦੇ ਇੱਕ ਵਿਅਕਤੀ ਅਨੁਸਾਰ- 
ਜਿਸਨੂੰ ਉਹ “ਜ਼ਿੰਦਗੀ ਦਾ ਤੱਤ ਜਾਂ ਸਦੀਵੀ ਜ਼ਿੰਦਗੀ” ਕਹਿੰਦਾ 
ਹੈ। ਇਸ ਜ਼ਿੰਦਗੀ ਬਾਰੇ ਉਸ ਦਾ ਵਿਚਾਰ ਹੈ ਕਿ ਇਹ ਸਮੇਂ 
ਅਤੇ ਸਥਾਨ ਤੋ ਪਾਰ ਲੈਘ ਸਕਦੀ ਹੈ ਤੇ ਆਖਿਰ ਵਿੱਚ 
ਅਜਿਹੀ ਹਾਲਤ ਵਿੱਚ ਪੁੱਜ ਜਾਂਦੀ ਹੈ, ਜਦੋਂ ਇਸਦੀ ਹੋਂਦ 
ਨਹੀਂ ਰਹਿ ਜਾਂਦੀ। ਮੈਂ ਇਹ ਨਹੀਂ ਸਮਝ ਸਕਿਆ ਕਿ ਅਜਿਹੀ 
ਜ਼ਿੰਦਗੀ ਜਿਸਦੀ “ਹੋਂਦ ਨਹੀਂ ਰਹਿ ਜਾਂਦੀ? ਨੂੰ “ਸਦੀਵੀ 
ਜ਼ਿੰਦਗੀ” ਕਿਵੇਂ ਕਿਹਾ ਜਾ ਸਕਦਾ ਹੈ ? ਜ਼ਿੰਦਗੀ ਭਾਵੇਂ ਇੱਕ 
ਹੁੰਦੀ ਹੈ। ਇੱਕ ਕੀੜੇ, ਆਦਮੀ ਅਤੇ ਪੌਦੇ ਦੀ ਜ਼ਿੰਦਗੀ ਵਿੱਚ 
ਕੋਈ ਫਰਕ ਨਹੀਂ ਹੈ । ਫਰਕ ਸਿਰਫ ਮਾਨਸਿਕ ਵਿਕਾਸ ਦਾ ਹੈ, 
ਨਾ ਕਿ ਜ਼ਿੰਦਗੀ ਦਾ। ਜਿਉਂ ਜਿਉ ਦਿਮਾਗ ਦਾ ਵਿਕਾਸ 
ਹੁੰਦਾ ਰਹਿੰਦਾ ਹੈ, ਮਨ ਦੇ ਗੁਣ ਬਦਲਦੇ ਰਹਿੰਦੇ ਹਨ। ਆਲੂ 
ਦੇ ਪੌਦੇ ਵਿੱਚ ਵੀ ਦਿਮਾਗ ਨਹੀਂ ਹੁੰਦਾ ਅਤੇ ਕੀੜਿਆਂ ਵਿੱਚ 
ਦਿਮਾਗ ਨਾ-ਮਾਤਰ ਹੀ ਹੁੰਦਾ ਹੈ, ਜਦੋਂ ਕਿ ਆਦਮੀ ਦਾ 
ਦਿਮਾਗ ਪੂਰੀ ਤਰ੍ਹਾਂ ਵਿਕਸਿਤ ਹੁੰਦਾ ਹੈ । ਇਹ ਤਾਂ ਸਾਨੂੰ ਮੰਨਣਾ 
ਹੀ ਪਵੇਗਾ ਕਿ ਇਸ ਬ੍ਰਹਿਮੰਡ ਵਿੱਚ ਆਦਮੀ ਸਭ ਤੋਂ ਜਿਆਦਾ 
ਬੁੱਧੀਮਾਨ ਜੀਵ ਹੈ। 

ਕੁੱਝ ਸਿਰ-ਰਹਿਤ ਕੀੜੇ ਜ਼ਿੰਦਗੀ ਪੈਦਾ ਕਰਨਾ ਹੀ 
ਜਾਰੀ ਨਹੀਂ ਰੱਖਦੇ, ਬਲਕਿ ਉਹਨਾਂ ਦੇ ਨਾ-ਮਾਤਰ ਦਿਮਾਗ 
ਵੀ ਹੁੰਦਾ ਹੈ, ਕਿਉਂਕਿ ਇਹਨਾਂ ਦੇ ਸਰੀਰ ਵਿੱਚ ਇੱਕ ਦੀ 
ਜਗ੍ਹਾ ਬਹੁਤ ਸਾਰੇ ਨਾੜੀ-ਕੇਂਦਰ ਹੁੰਦੇ ਹਨ। ਜੇ ਮੈਂ ਇਹਨਾਂ 
ਕੀੜਿਆਂ ਦੇ ਦੋ ਬੇ-ਸਿਰੇ, ਮਾਦਾ ਅਤੇ ਨਰ ਸਰੀਰ ਰੱਖੇ ਹੁੰਦੇ ਤਾਂ 
ਇਹਨਾਂ ਨੇ ਨਿਸ਼ੇਚਨ ਕ੍ਰਿਆ ਕੀਤੀ ਹੁੰਦੀ ਅਤੇ ਮਾਦਾ ਨੇ ਜਰੂਰ 
ਜਨਮ ਅੰਡੇ ਦਿੱਤੇ ਹੁੰਦੇ ਤੇ ਇਹਨਾਂ ਅੰਡਿਆਂ ਵਿੱਚ ਜਰੂਰ ਹੀ 
ਸਿਰਾਂ ਵਾਲੇ ਕੀੜੇ ਪੈਦਾ ਹੋਣੇ ਸਨ। ਉਹ ਨਿਸ਼ੇਚਨ ਕਿਰਿਆ 
ਤੋਂ ਜਾਣੂ ਹੁੰਦੇ ਹਨ, ਕਿਉਂਕਿ ਉਹਨਾਂ ਵਿੱਚ ਦਿਮਾਗ ਹੁੰਦਾ 


ਲੁਲਾਈਂ - ਅਗਸਤ 2022 35 


ਹੈ, ਭਾਵੇਂ ਉਹ ਨਾ-ਮਾਤਰ ਹੀ ਹੁੰਦਾ ਹੈ।ਇੱਕ ਵਿਅਕਤੀ 
ਵੀਰਾਰਤਨੇ ਨੇ ਕਿਹਾ ਕਿ “ਜ਼ਿੰਦਗੀ ਦੀ ਪ੍ਰਾਰੰਭਕ ਹਾਲਤ 
ਵਿੱਚ ਨਿਸ਼ੇਚਨ ਕ੍ਰਿਆ ਰਾਹੀਂ ਜਨਮ ਪੁਨਰ-ਜਨਮ ਵਿੱਚ ਸ਼ਾਮਲ 
ਨਹੀਂ ਹੁੰਦਾ” ਇਹ ਨਹੀਂ ਪਤਾ ਕਿ ਉਸਦਾ ਵਿਆਖਿਆ ਦਾ 
ਵਿਗਿਆਨਿਕ ਆਧਾਰ ਕੀ ਹੈ।ਉਹ ਕਹਿੰਦਾ ਹੈ ਕਿ “ਪੁਨਰ- 
ਜਨਮ ਤਾਂ ਉਹਨਾਂ ਜੀਵਾਂ ਵਿੱਚ ਹੀ ਹੁੰਦਾ ਹੈ ਜਿਹਨਾਂ ਦਾ 
ਦਿਮਾਗ ਵੱਧ ਵਿਕਸਤ ਹੁੰਦਾ ਹੈ।” 

ਸ਼ਾਇਦ ਇਹ ਵਿਅਕਤੀ ਇਹ ਨਹੀਂ ਜਾਣਦਾ ਕਿ 
ਸੀਲੈਂਟਰੇਟਾ (€61੪0੧੪18੧੦) ਨਾਂ ਦਾ ਇੱਕ ਅਜਿਹਾ ਜੀਵ 
ਹੁੰਦਾ ਹੈ, ਜਿਸ ਦੇ ਦਿਮਾਗੀ ਪ੍ਰਬਧ ਹੁੰਦਾ ਹੈ। ਇਸ ਨੂੰ ਬਹੁਤ 
ਸਾਰੇ ਟੁਕੜਿਆਂ ਵਿੱਚ ਕੱਟਿਆ ਜਾ ਸਕਦਾ ਹੈ। ਇਸ ਦਾ ਹਰ 
ਟੁਕੜਾ ਜਿਉਂਦਾ ਰਹਿੰਦਾ ਹੈ ਅਤੇ ਇੱਕ ਸੀਲੈਂਟਰੇਟਾ ਹੀ ਬਣ 
ਜਾਂਦਾ ਹੈ।ਕੀ ਇਹਨਾਂ ਪੈਦਾ ਹੋਏ ਸੀਲੈਂਟਰੇਟਾ ਦੇ ਵਿੱਚ ਉਹਨਾਂ 
ਦੀ ਪੁਨਰ ਜਨਮੀ ਆਤਮਾ ਦਾ ਕੁੱਝ ਭਾਗ ਹੀ ਹੋਵੇਗਾ ? ਜੇਕਰ 
ਮਨੁੱਖੀ ਅੰਡੇ ਨੂੰ ਚਾਰ ਭਾਗਾਂ ਵਿੱਚ ਵੰਡ ਦਿੱਤਾ ਜਾਵੇ, ਕੀ 
ਇਸ ਤਰ੍ਹਾਂ ਪੈਦਾ ਹੋਏ ਚਾਰ ਜੁੜਵੇਂ ਬੱਚਿਆਂ ਵਿੱਚ ਪੁਨਰ- 
ਜਨਮੀ ਆਤਮਾ ਦਾ ਥੋੜ੍ਹਾ ਥੋੜ੍ਹਾ ਭਾਗ ਹੀ ਹੋਵੇਗਾ ? ਕਿੰਨੀ 
ਊਟਪਟਾਂਗ ਗੱਲ ਹੈ। 

ਮਿਸਟਰ ਲਿਆਨੋਜ ਨਾਂ ਦੇ ਇੱਕ ਵਿਅਕਤੀ ਨੇ 
ਪੁਨਰ-ਜਨਮ ਨੂੰ ਬੱਚਿਆਂ ਵਿੱਚ ਅਲੋਕਾਰ ਯੋਗਤਾਵਾਂ ਅਤੇ 
ਜਮਾਂਦਰੁ ਵਿਲੱਖਣਤਾਵਾਂ ਰਾਹੀਂ ਸਿੱਧ ਕਰਨ ਦੀ ਕੋਸ਼ਿਸ਼ ਕੀਤੀ 
ਹੈ। ਜਮਾਂਦਰੁ ਵਿਲੱਖਣਤਾਵਾਂ ਦੀ ਵਿਆਖਿਆ, ਕਰਮ ਤੇ 
ਪੁਨਰ-ਜਨਮ ਦੀ ਬਜਾਏ ਜੈਨੇਟਿਕਸ ((%੬0੦੧1੦੩) ਤੇ 
ਵਿਰਾਸਤ (11001(%) ਰਾਹੀਂ ਵਧੀਆ ਢੰਗ ਨਾਲ ਕੀਤੀ 
ਜਾ ਸਕਦੀ ਹੈ। ਆਦਮੀ ਚੋਣਵੀਂ-ਪ੍ਰਜਣਨ ਵਿਧੀ ਰਾਹੀਂ ਘਰੇਲੂ 
ਵਿੱਚ ਸਫਲ ਹੋਇਆ ਹੈ। ਇਸ ਢੰਗ ਨਾਲ ਮੁਰਗੀਆਂ ਅਤੇ 
ਗਊਆਂ ਦੀ ਕਿਸਮ ਵਿੱਚ ਸੁਧਾਰ ਕੀਤਾ ਗਿਆ ਹੈ। ਇਹ 
ਸਾਰਾ ਕੁੱਝ ਜਣਨ-ਵਿਦਿਆ ਅਤੇ ਵਿਰਾਸਤ ਵਿਗਿਆਨ ਦੇ 
ਖੇਤਰ ਵਿੱਚ ਆਦਮੀ ਦੇ ਗਿਆਨ ਦੀ ਵਰਤੋ' ਹੋਣ ਕਾਰਨ ਹੀ 
ਹੋਇਆ ਹੈ। ਪਸ਼ੂਆਂ ਵਿੱਚ ਇਹ ਤਬਦੀਲੀਆਂ ਦੇ ਗੁਣ ਜੀਨਜ਼ 
ਰਾਹੀਂ ਅਤੇ ਡੀ. ਐਨ. ਏ. (2. 10. 4.) ਦੇ ਅਣੂਆਂ ਰਾਹੀਂ ਹੁੰਦੇ 
ਹਨ ਨਾ ਕਿ ਕਰਮਾਂ ਰਾਹੀਂ । 

ਉਹ ਸਮਾਂ ਦੂਰ ਨਹੀਂ ਜਦੋਂ ਮਨੁੱਖ ਜਣਨ ਵਿਦਿਆ 
ਦੇ ਆਪਣੇ ਗਿਆਨ ਨੂੰ ਆਪਣੀ ਹੀ ਨਸਲ ਸੁਧਾਰਨ ਲਈ 
ਵਰਤੇਗਾ। ਭਵਿੱਖ ਵਿੱਚ ਸਰਕਾਰਾਂ, ਜਣਨ ਵਿੱਚ ਦਿੱਤੀਆਂ 
ਅਜ਼ਾਦੀਆਂ 'ਤੇ ਪਾਬਦੀ ਲਾ ਸਕਦੀਆਂ ਹਨ। ਇਸ ਤੋਂ ਮੇਰਾ 
ਮਤਲਬ ਇਹ ਨਹੀਂ ਕਿ ਸਰੀਰਿਕ ਤੌਰ 'ਤੇ ਅਧੂਰੇ ਜਾਂ ਕਮਜ਼ੋਰ 


ਤਰਕਸ਼ੀਲ 


ਲੋਕਾਂ ਨੂੰ ਆਪਣੀ ਕਾਮ-ਵਾਸ਼ਨਾ ਦੀ ਤ੍ਰਿਪਤੀ ਤੋਂ ਰੋਕ ਦਿੱਤਾ 
ਜਾਵੇਗਾ, ਬਲਕਿ ਸਰਕਾਰ ਅਜਿਹੇ ਕਦਮ ਪੁੱਟ ਸਕਦੀ ਹੈ ਕਿ 
ਇਸ ਕਿਸਮ ਦੇ ਲੋਕ ਸੈਤਾਨ ਪੈਦਾ ਨਾ ਕਰ ਸਕਣ । ਮਨੁੱਖੀ 
ਸੰਤਾਨ ਉਤਪਤੀ ਸਭ ਤੋਂ ਮਹੱਤਵਪੂਰਨ ਕੌਮੀ ਮਾਮਲਾ ਬਣ 
ਸਕਦਾ ਹੈ, ਜਿਸ ਨੂੰ ਮਾਹਿਰ ਵਿਗਿਆਨੀਆਂ ਅਤੇ ਦੁਰਦਰਸ਼ੀ 
ਸੋਚ ਵਾਲੇ ਆਗੂਆਂ ਦੁਆਰਾ ਯੋਗ ਅਗਵਾਈ ਤੇ ਕੇਟਰੋਲ ਦੀ 
ਲੋੜ ਪਵੇਗੀ। ਇਹ ਵੀ ਹੋ ਸਕਦਾ ਹੈ ਕਿ ਵਿਆਹੇ ਜੋੜਿਆਂ ਨੂੰ 
“ਸੰਤਾਨ-ਉਤਪਤੀ ਮੰਤਰਾਲੇ” ਤੋ ਬੱਚੇ ਪੈਦਾ ਕਰਨ ਲਈ 
ਆਗਿਆ ਲੈਣੀ ਪਿਆ ਕਰੇ। 

ਖੂਨ ਦੇ ਬੈਂਕਾਂ ਦੀ ਤਰ੍ਹਾਂ ਵੀਰਜ਼-ਬੈਂਕ ਵੀ ਸਾਰੇ ਦੇਸ਼ 
ਵਿੱਚ ਖੋਲ੍ਹ ਜਾ ਸਕਦੇ ਹਨ ਤਾਂ ਜੋ ਚੰਗੇ ਗੁਣਾਂ ਵਾਲੇ ਮਰਦਾਂ 
ਦੇ ਵੀਰਜ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਜੋ ਵਧੀਆ 
ਗੁਣਾਂ ਵਾਲੀਆਂ ਔਰਤਾਂ ਦੇ ਗਰਭਧਾਰਨ ਲਈ ਵਰਤਿਆ 
ਜਾਵੇਗਾ। ਇਸ ਤਰ੍ਹਾਂ ਜਦੋਂ ਆਦਮੀ ਆਪਣੇ ਬੱਚਿਆਂ ਦੀ 
ਨਸਲ ਨੂੰ ਸੁਧਾਰਨ ਲਈ ਚੋਣਵੀਂ ਨਸਲ ਵਿਧੀ ਦੀ ਵਰਤੋ 
ਕਰੇਗਾ ਤਾਂ ਹੁਣ ਨਾਲੋਂ ਵੀ ਵੱਧ ਅਲੋਕਾਰ ਯੋਗਤਾਵਾਂ ਵਾਲੇ 
ਬੱਚੇ ਪੈਦਾ ਹੋਣਗੇ ।ਅੱਜ ਕੱਲ੍ਹ ਅਜਿਹੇ ਬੱਚੇ ਘੱਟ ਮੌਕਿਆਂ 'ਤੇ 
ਹੀ ਪੈਦਾ ਹੁੰਦੇ ਹਨ। ਕਿਉਂਕਿ ਸ਼੍ਰੀਲੈਕਾ ਦੇ ਲੋਕਾਂ ਦੀ ਬਹੁ- 
ਸੈਮਤੀ, ਪੁਨਰ-ਜਨਮ ਵਿੱਚ ਵਿਸ਼ਵਾਸ ਰੱਖਦੀ ਹੈ । ਫਿਰ ਕੀ 
ਸਾਡੀ ਸਰਕਾਰ ਇਹ ਸੋਚੇਗੀ ਕਿ ਖੇਤੀਬਾੜੀ ਤੇ ਪਸ਼ੂਆਂ 
ਸਬੰਧੀ ਖੋਜ ਦੇ ਮਹਿਕਮੇ ਨੂੰ ਇਹ ਹਦਾਇਤ ਕਰਨੀ ਜਰੂਰੀ ਹੈ 
ਕਿ ਮੌਜੂਦਾ ਨਸਲ ਸੁਧਾਰ ਦੇ ਢੰਗਾਂ ਦੀ ਬਜਾਏ ਉਹ ਪੰਦਿਆਂ 
ਅਤੇ ਪਸ਼ੂਆਂ ਦੇ ਪਿਛਲੇ ਕਰਮਾਂ ਅਨੁਸਾਰ ਉਹਨਾਂ ਦੀਆਂ 
ਨਸਲਾਂ ਦੀ ਚੋਣ ਕਰਨ !!! 

ਇਹ ਕਹਿਣਾ ਕਿ ਵਿਲੱਖਣ ਬੱਚਿਆਂ ਵਿੱਚ ਪਿਛਲੇ 
ਜਨਮ ਦੀਆਂ ਯਾਦਾਂ ਹੁੰਦੀਆਂ ਹਨ, ਓਨਾ ਹੀ ਗਲਤ ਹੈ 
ਜਿੰਨਾ ਕਿ ਪੁਨਰ-ਜਨਮ ਸਬੈਧੀ ਖੋਜ ਕਰਨ ਵਾਲੇ ਪ੍ਰੋਫੈਸਰ 
ਆਇਨ ਸਟੀਵਨਸਨ, ਪ੍ਰੋਫੈਸਰ ਐਚ. ਐਨ. ਬੈਨਰਜੀ ਅਤੇ 
ਗੁਨਾਰਤਨੇ ਦੇ ਵਿਚਾਰ ਕਿ ਪੁਨਰ-ਜਨਮ ਵਿੱਚ ਚਿਹਰੇ ਦੇ 
ਨੈਣ-ਨਕਸ਼, ਰੈਗ, ਜਖਮਾਂ ਦੇ ਦਾਗ ਆਦਿ ਦੁਬਾਰਾ ਪੈਦਾ ਹੋ 
ਜਾਂਦੇ ਹਨ । ਜੇਕਰ ਇਹ ਸੱਚ ਹੈ ਤਾਂ ਅੱਖ ਪ੍ਰਦਾਨ ਕਰਵਾਉਣ 
ਵਾਲੀ ਸੋਸਾਇਟੀ ਲਈ ਤਾਂ ਇਹ ਬਹੁਤ ਘਾਤਕ ਸਿੱਧ ਹੋਵੇਗੀ। 
ਜਨਮ ਤੋਂ ਹੀ ਅੰਨ੍ਹੇ ਹੋਣ ਦਾ ਡਰ, ਲੋਕਾਂ ਨੂੰ ਅੱਖਾਂ ਪ੍ਰਦਾਨ 
ਕਰਨ ਤੋਂ ਰੋਕ ਦੇਵੇਗਾ। ਜੇ ਇਹ ਦਾਅਵਾ ਸੱਚ ਹੋਵੇ ਕਿ 
ਹਿਸਾਬ ਦਾ ਗਿਆਨ ਪਿਛਲੇ ਜਨਮ ਵਿੱਚੋਂ ਹੀ ਪ੍ਰਾਪਤ ਹੁੰਦਾ 
ਹੈ, ਤਾਂ ਉਹ ਦਿਨ ਦੂਰ ਨਹੀਂ ਜਦੋਂ ਪਿਛਲੀ ਜੂਨ ਵਿੱਚ ਹਿਸਾਬ 
ਵਿਸ਼ੇ ਦਾ ਮਾਹਿਰ, ਭਾਵੇਂ ਅੱਜ ਦੀ ਜੂਨ ਵਿੱਚ ਉਹ ਗਧਾ ਹੀ 
ਕਿਉਂ ਨਾ ਹੋਵੇ ਲੰਕਾ ਵਿਸ਼ਵ-ਵਿਦਿਆਲੇ ਦੀ ਹਿਸਾਬ ਦੇ 


ਲੁਲਾਈਂ - ਅਗਸਤ 2022 36 


ਪ੍ਰੋਫੈਸਰ ਦੀ ਕੁਰਸੀ 'ਤੇ ਬਿਰਾਜਮਾਨ ਹੋ ਸਕਦਾ ਹੈ । 

ਬੱਚਿਆਂ ਦੇ ਪਿਛਲੇ ਜਨਮ ਦੀਆਂ ਯਾਦਾਂ ਸਬੈਧੀ 
ਕਹਾਣੀਆਂ ਨੂੰ ਬਿਲਕੁਲ ਕਲਪਿਤ ਕਹਿ ਕੇ ਰੱਦ ਕਰਨਾ 
ਹੋਵੇਗਾ । ਜਿਹੜੇ ਲੋਕਾਂ ਨੇ ਵਿਗਿਆਨਕ ਢੰਗ ਨਾਲ ਇਹਨਾਂ 
ਗੱਲਾਂ ਦੀ ਪੜਤਾਲ ਕੀਤੀ ਹੈ, ਉਹ ਇਸ ਸਿੱਟੇ `ਤੇ ਪੁੱਜੇ ਹਨ 
ਕਿ ਇਹ ਕਹਾਣੀਆਂ ਬਿਲਕੁਲ ਝੂਠੀਆਂ ਹੁੰਦੀਆਂ ਹਨ ਤੇ 
ਇਹਨਾਂ ਪਿੱਛੇ ਜਰੂਰ ਕੋਈ ਨਾ ਕੋਈ ਧੋਖਾ ਹੁੰਦਾ ਹੈ। 

ਅਮਰੀਕਾ ਦੇ ਪ੍ਰਸਿੱਧ ਖੋਜੀ ਸਪਰੇਗ ਡੀ ਕੈਂਪ ਨੇ 
ਆਪਣੀ ਪੁਸਤਕ “ਆਤਮਾਵਾਂ, ਸਿਤਾਰੇ ਤੇ ਜਾਦੂ-ਟੂਣੇ” 
(੪ਟ1ਜ5, 914੧5 70) ੧2॥17.5) ਵਿੱਚ ਬਰਾਈਡੇ, 
ਮਰਫੀ ਤੇ ਸਿਮੰਦਨੀ ਦੇ ਕੇਸਾਂ ਨੂੰ , ਜਿਹੜੇ ਵਾਰ ਵਾਰ ਪੁਨਰ- 
ਜਨਮ ਦੇ ਸਬੂਤ ਦੇ ਤੌਰ 'ਤੇ ਮੰਨੇ ਜਾਂਦੇ ਰਹੇ ਹਨ ਧੋਖਾ ਸਿੱਧ 
ਕੀਤਾ ਹੈ। 

ਮਿਸਟਰ ਲਿਆਨੇਜ, ਜਿਸ ਨੂੰ ਜੀਵ ਵਿਗਿਆਨ 
ਦਾ ਬਹੁਤ ਥੋੜ੍ਹਾ ਗਿਆਨ ਹੈ, ਇਹ ਵਿਚਾਰ ਰੱਖਦਾ ਹੈ ਕਿ 
ਪੁਨਰ-ਜਨਮ ਲਈ ਪਹਿਲੀ ਸ਼ਰਤ, ਜਿਉਂਦਾ ਦਿਮਾਗ ਹੈ। 
ਇੱਕ ਬੈਕਟੀਰੀਆ ਵਿੱਚ, ਇੱਕ ਅੰਡੇ ਵਿੱਚ, ਆਲੂ ਵਿੱਚ ਜਾਂ 
ਇੱਕ ਸੈੱਲ ਵਿੱਚ ਦਿਮਾਗ ਨੇ ਕੀ ਕਰਨਾ ਹੈ ? ਨਵੀਆਂ ਖੋਜਾਂ 
ਦੁਆਰਾ ਸਰੀਰ ਨੂੰ ਮੌਤ ਤੋ ਪਹਿਲਾਂ ਜਾਂ ਛੇਤੀ ਹੀ ਬਾਅਦ 
ਬਹੁਤ ਘੱਟ ਤਾਪਮਾਨ ਵਿੱਚ ਜਮਾ ਕੇ ਸੈਂਕੜੇ ਸਾਲਾਂ ਬਾਅਦ 
ਵੀ ਦੁਬਾਰਾ ਜਿਉਂਦਾ ਕੀਤਾ ਜਾ ਸਕਦਾ ਹੈ। ਕੀ ਉਸ ਜੀਵ 
ਦੀ ਆਤਮਾ ਕਿਸੇ ਹੋਰ ਜੀਵ ਵਿੱਚ ਚਲੀ ਜਾਂਦੀ ਹੈ ਜਾਂ ਉਸੇ 
ਜੀਵ ਵਿੱਚ ਵਾਪਸ ਆ ਜਾਂਦੀ ਹੈ? ਕੀ ਜੈਮੀਆਂ ਹੋਈਆਂ 
ਵਸਤੂਆਂ ਦੇ ਦਿਮਾਗ ਸਦੀਆਂ ਤੱਕ ਜਿਉਂਦੇ ਰਹਿੰਦੇ ਹਨ ? 
ਕਿੰਨੀ ਮੂਰਖਤਾ ਹੈ। ਪੁਨਰ ਜਨਮ ਦੇ ਇਹ ਅੰਧ-ਵਿਸ਼ਵਾਸੀ 
ਇਹ ਦਲੀਲ ਦਿੰਦੇ ਹਨ ਕਿ ਮਰ ਰਹੇ ਆਦਮੀ ਦੇ ਆਖਰੀ 
ਵਿਚਾਰਾਂ ਦਾ ਅਗਲੀ ਜ਼ਿੰਦਗੀ ਨਾਲ ਸਬੈਧ ਹੁੰਦਾ ਹੈ। ਇਸ 
ਦਲੀਲ ਨੂੰ ਸਿੱਧ ਕਰਨ ਲਈ ਉਹ ਮਾਦੇ ਤੇ ਉਰਜਾ ਦੀ 
ਵਿਨਾਸ਼ਤਾ ਦੇ ਨਿਯਮ ਦੀ ਉਦਾਹਰਣ ਦਿੰਦੇ ਹਨ । 

ਇਹ ਕਹਿਣਾ ਕਿ ਕਿਸੇ ਆਦਮੀ ਦੇ ਵਿਚਾਰ ਉਸਦੀ 
ਮੌਤ ਬਾਅਦ ਵੀ ਉਸਦੇ ਸਰੀਰ ਵਿੱਚ ਹੀ ਰਹਿੰਦੇ ਹਨ ਓਨਾ 
ਹੀ ਗਲਤ ਹੈ ਜਿੰਨਾਂ ਕਿ ਇਹ ਕਹਿਣਾ ਕਿ ਕਿਸੇ ਆਦਮੀ 
ਦੀ ਜਾਨ ਉਸਦੇ ਕੋਟ ਵਿੱਚ ਰਹਿੰਦੀ ਹੈ, ਜਿਹੜਾ ਉਸਨੇ 
ਮਰਨ ਤੋ ਪਹਿਲਾਂ ਪਾਇਆ ਹੁੰਦਾ ਹੈ ਜਾਂ ਇਹ ਕਹਿਣਾ ਕਿ 
ਇੱਕ ਚੂਚਾ ਖਾਣ ਪਿੱਛੋਂ ਖਾਣ ਵਾਲੇ ਦੇ ਪੇਟ ਵਿੱਚ ਜਿਉਂਦਾ 
ਰਹਿੰਦਾ ਹੈ । 
ਜੇ ਆਤਮਾਵਾਂ, ਦਿਮਾਗ ਤੋ' ਬਾਹਰ ਰਹਿ ਕੇ ਪੁਨਰ-ਜਨਮ ਲੈ 
ਸਕਦੀਆਂ ਹਨ ਤਾਂ ਸਾਡੇ ਗ੍ਰਹਿ ਉਪਰਲੀ ਜ਼ਿੰਦਗੀ ਦੇ ਸ਼ੁਰੂ 


ਤਰਕਸ਼ੀਲ 


ਹੋਣ ਤੋਂ ਪਹਿਲਾਂ ਕਿੱਥੇ ਸਨ ? ਕੀ ਕਦੀ ਵਿਚਾਰ, ਵਿਚਾਰਵਾਨ 
ਤੋਂ ਬਿਨ੍ਹਾਂ, ਯਾਦ-ਸ਼ਕਤੀ ਆਦਮੀ ਤੋਂ ਬਿਨ੍ਹਾਂ ਅਤੇ ਚੇਤਨਾ 
ਕਿਸੇ ਸੁਚੇਤ ਆਦਮੀ ਤੋਂ ਬਿਨ੍ਹਾਂ ਹੋ ਸਕਦੀ ਹੈ ? ਜਿਵੇਂ ਅੱਗ 
ਬਾਲਣ ਤੋਂ ਬਿਨ੍ਹਾਂ ਨਹੀਂ ਹੋ ਸਕਦੀ, ਉਵੇਂ ਹੀ ਜ਼ਿੰਦਗੀ ਅਤੇ 
ਮਨ, ਸਰੀਰ ਅਤੇ ਨਾੜੀ-ਪ੍ਰਬੰਧ ਤੋਂ ਬਿਨ੍ਹਾਂ ਨਹੀਂ ਹੋ ਸਕਦੇ। 
ਮੌਤ, ਜ਼ਿੰਦਗੀ ਦਾ ਅੰਤ ਹੈ। 

(ਸ੍ਰੋਤ: ਕਿਤਾਬ “... ਤੇ ਦੇਵ ਪੁਰਸ਼ ਹਾਰ ਗਏ”) 


...ਪੰਨਾ 33 ਦਾ ਬਾਕੀ ਇਹਨਾਂ ਦਾ ਕੋਈ ਵਿਗਿਆਨਕ 
ਆਧਾਰ ਨਹੀਂ, ਅਲੱਗ-ਅਲੱਗ ਧਰਮ, ਜਾਤਾਂ ਮਨੁੱਖ ਨੇ 
ਬਣਾਈਆਂ ਹਨ, ਸਾਡਾ ਵਿਗਿਆਨਕ ਨਾਮ ਹੋਮੋ ਸੇਪਿਅਨਜ 
ਹੈ ਤੇ ਸਾਡੇ ਜੀਨ ਸਾਂਝੇ ਹਨ। 

“ਅਫ਼ਲਾਤੂਨ ਤੋਂ` ਲੈਨਿਨ ਤੱਕ” ਕਿਤਾਬ 'ਚ ਜਿਕਰ 
ਮਿਲਦਾ ਹੈ ਕਿ ਪੱਛਮੀ ਜਰਮਨੀ ਦੇ ਕੁੱਝ ਬੱਚਿਆਂ ਨੂੰ ਇਸ 
ਵਿਸ਼ੇ ਬਾਰੇ ਇੱਕ ਲੇਖ ਲਿਖਣ ਲਈ ਕਿਹਾ ਗਿਆ “'ਜੇ ਮੈਂ ਜੋ 
ਮਰਜੀ ਕਰ ਸਕਦਾ ਤਾਂ ਮੈਂ ਕੀ ਕਰਦਾ ?” ਇੱਕ ਨੇ ਲਿਖਿਆ; 
“ਮੈਂ ਦੁਨੀਆਂ ਭਰ ਦੇ ਸਕੂਲਾਂ ਨੂੰ ਉਡਾ ਦੇਵਾਂਗਾ”। ਇੱਕ ਹੋਰ 
ਨੇ ਲਿਖਿਆ “ਮੈਂ ਥਾਂ-ਥਾਂ ਬੈਬ ਸੁੱਟਾਂਗਾ - ਮੈਂ ਮਕਾਨਾਂ ਨੂੰ ਅੱਗ 
ਲਾ ਦੇਵਾਂਗਾ ਤੇ ਦਰਿਆ ਵਿੱਚ ਛਾਲ ਮਾਰ ਦਿਆਂਗਾ।” ਤੇ 
ਇਸ ਵਿਸ਼ੇ ਉੱਤੇ ਸਮਾਜਵਾਦੀ ਸੋਵੀਅਤ ਸਕੂਲਾਂ ਦੇ ਬੱਚਿਆਂ 
ਨੇ ਇਹ ਜਵਾਬ ਦਿੱਤੇ : “ਸਰਮਾਏਦਾਰਾਂ ਤੇ ਫੈਕਟਰੀਆਂ ਦੇ 
ਮਾਲਕਾਂ ਨੇ ਜਿਨ੍ਹਾਂ ਨੀਗਰੋ ਲੋਕਾਂ ਨੂੰ ਗੁਲਾਮ ਬਣਾ ਛੱਡਿਆ ਹੈ 
ਮੈਂ ਉਨ੍ਹਾਂ ਨੂੰ ਅਜ਼ਾਦ ਕਰ ਦਿਆਂਗਾ,” ਇੱਕ ਨੇ ਲਿਖਿਆ ਤੇ 
ਦੂਜੇ ਨੇ ਇਸ ਸਵਾਲ ਦਾ ਜਵਾਬ ਇਹ ਦਿੱਤਾ, “ਸਭ ਤੋਂ 
ਪਹਿਲੀ ਗੱਲ ਮੈਂ ਇਹ ਕਰਾਂਗਾ ਕਿ ਪ੍ਰਮਾਣੂ ਤੇ ਹਾਈਡੋਜਨ 
ਬੋਬਾਂ 'ਤੇ ਪਾਬੈਦੀ ਲਾ ਦੇਵਾਂਗਾ।” 

ਬੱਚਿਆਂ ਦੇ ਜਵਾਬਾਂ ਵਿੱਚ ਏਨਾ ਫਰਕ ਕਿਉਂ 
ਹੈ ? ਕਾਰਨ ਇਹ ਹੈ ਕਿ ਬੱਚੇ ਵੱਖ-ਵੱਖ ਸਮਾਜਿਕ ਨਿਜ਼ਾਮ 
ਵਿੱਚ ਰਹਿ ਰਹੇ ਸਨ। ਇਹੋਂ ਹੈ ਸਮਜਿਕ ਜੀਵਨ ਦਾ 
ਸ਼ਖਸ਼ੀਅਤ ਦੀ ਉਸਾਰੀ ਉੱਤੇ ਅਸਰ। ਇਸ ਕਰਕੇ ਜੀਨ 
ਅਤੇ ਵਾਤਾਵਰਣ ਵਿਚਲਾ ਦਵੰਦਾਤਮਕ ਰਿਸ਼ਤਾ ਪਛਾਨਣ 
ਦੀ ਲੋੜ ਹੈ ਤੇ ਇਹ ਬਿਲਕੁੱਲ ਗਲਤ ਹੋਵੇਗਾ ਜੇਕਰ ਅਸੀਂ 
ਦੋਵਾਂ ਨੂੰ ਇਹਨਾਂ ਦੇ ਆਪਸੀ ਰਿਸ਼ਤੇ ਤੋ ਨਿਖੇੜ ਕੇ ਸਮਝਣ 
ਦੀ ਕੋਸ਼ਿਸ਼ ਕਰਾਂਗੇ । ਇਸੇ ਤਰ੍ਹਾਂ ਮਨੁੱਖੀ ਜੀਵਨ ਲਈ ਵੀ 
ਇਹ ਸਮਝਣਾ ਚਾਹੀਦਾ ਹੈ ਕਿ ਜੀਨ ਤੇ ਵਾਤਾਵਰਣ ਦੀ 
ਭੂਮਿਕਾ ਮਨੁੱਖ ਦੇ ਸਰੀਰਕ ਗੁਣਾਂ ਤੱਕ ਹੀ ਹੈ ਅਤੇ ਮਨੁੱਖੀ 
ਸਖ਼ਸ਼ੀਅਤ ਲਈ ਸਮਾਜਿਕ ਜੀਵਨ ਜ਼ਿੰਮੇਵਾਰ ਹੈ, ਜੀਨ 
ਨਹੀਂ। 96533 59244 


ਲੁਲਾਈਂ - ਅਗਸਤ 2022 37 


ਝੁਠ ਨੂੰ ਝੂਠ ਸਿੱਧ ਕਰਨ ਉੱਤੇ ਲਗਦੀ ਊਰਜਾ 


ਪਿਛਲੇ ਦਿਨੀਂ ਫੇਸਬੁੱਕ ਉੱਤੇ ਚੱਲ ਰਹੇ ਇੱਕ ਵਿਗਿਆਨਕ 
ਗਰੁੱਪ ਵਿੱਚ ਇਹ ਚਿੱਤਰ ਦੇਖਣ ਨੂੰ ਮਿਲਿਆ। ਇਸ ਵਿੱਚ 
ਵਿਅੰਗਮਈ ਢੰਗ ਨਾਲ 


ਨੂੰ ਦੇਖਣ ਦਾ ਨਜ਼ਰੀਆ ਵਿਗਿਆਨਕ ਬਣ ਜਾਵੇ। ਉਹ 
ਆਪਣੇ ਤੌਰ `ਤੇ ਵੀ ਹਰ ਗੱਲ ਅਤੇ 
ਹਰ ਬਿਆਨ ਨੂੰ ਤਰਕ ਦੀ ਕਸਵੱਟੀ 


%੩ ੪ 
ਦਰਸਾਇਆ ਗਿਆ ਹੈ ਬਕਵਾਸ ਦਾ ਗਰ-ਸਮਰੂਪੜਤਾ ਸਿਧਾਂਤ ਉੱਤੇ ਦੈ ਰੋਣ। 
ਕਿ ਇੱਕ ਵਿਅਕਤੀ ਐਵੱ_, =ਕਵਾਸ ਨੂੰ ਗ਼ਲਤ ਸਿੱਧ ਕਰਨ ਤੇ ਖ਼ਰਚ ਹੋਣ ਵਾਲੀ ਊਰਜਾ, ਬਕਵਾਸ ਵਕ ਤਾ ਨਿਤ 
ਨੀਵੀ <__ | ਕਰਨ ਲਈ ਖਰਚੀ ਗਈ ਊਰਜਾ ਤੋਂ ਕਈ ਗੁਣਾਂ ਵੱਧ ਹੁੰਦੀ ਹੈ। ਓਨਾ ਚਿਰ ਸਾਨੂੰ ਅਜਿਹੀਆਂ 
ਰੋ (ਲਿਵ ਲਾ ਅੱਛਾ!!! | ਗੈਰਵਿਗਿਆਨਕ ਅਫਵਾਹਾਂ ਨੂੰ 
ਦਿੰਦਾ ਹੈ, ਜਿਸਦਾ ਕੋਈ ਨੂ ਹਾਲੇ ਵੀ ਸਿੱਧ ਉੱਤੇ 
ਪਨੀਰ ਈ ਲੱਗ | ਬਹੁਤ ਸਾਰੀ ਉਰਜਾ ਲਾਉਣੀ ਹੀ 
ਨਹੀਂ ਹੁੰਦਾ। ਇਹ ਵਰ ਡੀ 
ਰਿ ਨੋ ਇਸ ਚਿੱਤਰ ਲੜੀ ਦਾ 
ਅਫ਼ਵਾਹ ਛੱਡਣ ਵਾਲੇ (ਜਾਬੀ ਰੂਪਾਂਤਰ ਕਰ ਕੇ ਪੋਸ਼ 


ਵਿਅਕਤੀ ਦੀ ਤਾਂ ਇਸ 
ਕੌਮ ਵਿੱਚ ਕੋਈ ਊਰਜਾ 
ਨਹੀਂ ਲਗਦੀ, ਉਸਨੇ 
ਗੱਲ ਕਹਿ ਹੀ ਦੇਣੀ ਹੁੰਦੀ ਹੈ ਪਰ ਵਿਗਿਆਨਕ ਸੋਚ ਵਾਲੇ 
ਵਿਅਕਤੀਆਂ ਦੀ ਉਸ ਝੂਠ ਨੂੰ ਸਬੂਤਾਂ ਸਹਿਤ ਰੱਦ ਕਰਨ 
ਲਈ ਬਹੁਤ ਸਾਰੀ ਉਰਜਾ ਲੱਗ ਜਾਂਦੀ ਹੈ। ਜਦ ਕਿ 
ਤਰਕਹੀਣ ਗੱਲ ਕਰਨ ਵਾਲਾ ਉਹ ਵਿਅਕਤੀ ਤੱਥ ਵੇਖ ਕੇ 
ਵੀ ਐਨਾ ਕੁ ਕਹਿ ਕੇ ਸਾਰ ਲੈੱਦਾ ਕਿ ਮੈਨੂੰ ਤਾਂ ਇਉੱ' ਹੀ 
ਲਗਦਾ ਹੈ। 

ਸਾਡੇ ਤਰਕਸ਼ੀਲ ਸਾਥੀਆਂ ਨੂੰ ਇਹ ਅਨੁਭਵ ਅਕਸਰ ਹੀ 
ਹੁੰਦਾ ਰਹਿੰਦਾ ਹੈ ਕਿ ਕੋਈ ਵਿਅਕਤੀ ਜਾਂ ਪੱਤਰਕਾਰ ਐਵੇਂ ਹੀ 
ਇਹ ਦਾਅਵਾ ਕਰ ਦਿੰਦਾ ਹੈ ਕਿ ਫਲਾਣੀ ਜਗ੍ਹਾ ਕੋਈ ਪੁਨਰ- 
ਜਨਮ ਹੋਇਆ ਹੈ ਜਾਂ ਕੋਈ “ਚਮਤਕਾਰ” ਵਾਪਰ ਰਿਹਾ ਹੈ, 
ਢਿਮਕੀ ਜਗ੍ਹਾ ਤੋਂ ਪਾਣੀ ਪੀਣ ਨਾਲ ਐਨੇ ਲੋਕ ਬਿਮਾਰੀਆਂ 
ਤੋਂ ਰਾਜੀ ਹੋ ਗਏ ਹਨ, ਆਦਿ। ਸਾਨੂੰ ਪਤਾ ਹੁੰਦਾ ਹੈ ਕਿ ਇਹ 
ਗੱਲ ਸੈਭਵ ਹੀ ਨਹੀਂ ਹੈ ਅਤੇ ਇਸਦਾ ਕੋਈ ਵਿਗਿਆਨਕ 
ਆਧਾਰ ਨਹੀਂ ਹੈ, ਪਰ ਉਸ ਨੂੰ ਝੂਠ ਸਿੱਧ ਕਰਨ ਲਈ ਬਹੁਤ 
ਸਾਰਾ ਸਮਾਂ, ਸ਼ਕਤੀ ਲਾਉਣੀ ਪੈਂਦੀ ਹੈ। ਅਸੀਂ ਆਪਣੇ ਵੱਲੋਂ 
ਹਰ ਸੈਭਵ ਪੜਤਾਲ ਕਰਕੇ ਸਚਾਈ ਸਾਹਮਣੇ ਲਿਆਉਂਦੇ 
ਹਾਂ। ਪਰ ਅਜਿਹੀ ਹਰ ਨਵੀਂ ਅਫਵਾਹ ਸਮੇਂ ਕੁਝ ਲੋਕਾਂ ਦੇ ਮਨਾਂ 
ਵਿੱਚ ਫਿਰ ਸ਼ੈਕੇ ਪੈਦਾ ਹੋ ਜਾਂਦੇ ਹਨ ਜਿਸ ਤੋਂ ਕੁਝ ਮੈਂਬਰਾਂ ਦੇ 
ਮਨ ਵਿੱਚ ਖਿਝ ਵੀ ਪੈਦਾ ਹੁੰਦੀ ਹੈ। ਪਰ ਇਸ ਦਾ ਸਥਾਈ 
ਹੱਲ ਇਹੀ ਹੈ ਕਿ ਸਾਡੇ ਲੋਕਾਂ ਦਾ ਹਰ ਘਟਨਾ, ਹਰ ਵਰਤਾਰੇ 


ਤਰਕਸ਼ੀਲ 


ਵਾਲਾ “ਕੌਸਮੋ ਸਿੰਘ” ਅਸਲ ਵਿੱਚ 
ਇਸਰੋ (11018 58੦0 ੧੬- 
5੪361 ੦।0815310।1- 
15੧੦) ਵਿੱਚ ਕੰਮ ਕਰ ਰਿਹਾ 
ਪੰਜਾਬੀ ਵਿਗਿਆਨੀ ਹਰਜੀਤ ਸਿੰਘ ਹੈ ਜੋ ਮੋਗਾ ਜ਼ਿਲ੍ਹੇ ਦੇ 
ਇੱਕ ਸਾਬਕਾ ਅਧਿਆਪਕ ਆਗੂ ਸੁਰਿਦਰ ਸਿੰਘ ਦਾ ਬੇਟਾ 
ਹੈ| 


...ਪੰਨਾ 10 ਦਾ ਬਾਕੀ “ਮੇਰਾ ਵਿਸ਼ਵਾਸ਼ ਮੇਰੀ ਚੋਣ”? 
ਵਰਗੇ ਧਰਮ ਨਿਰਪੱਖ ਨਾਹਰੇ ਲਾਏ । ਇਸ ਸਭਾ ਵਿੱਚ ਬੱਚਿਆਂ 
ਨੂੰ ਇਹ ਵੀ ਕਿਹਾ ਗਿਆ ਕਿ ਜੇ ਉਨ੍ਹਾਂ ਨੇ ਬਾਈਬਲ ਵਿੱਚ 
ਦਰਜ ਗੱਲਾਂ ਨੂੰ ਨਾ ਮੰਨਿਆ ਤਾਂ ਉਹ ਨਰਕ ਵਿੱਚ ਜਾਣਗੇ। 
“ਧਰਮ ਤੋ ਆਜ਼ਾਦੀ ਫਾਊਂਡੇਸ਼ਨ” ਅਤੇ “ਅਮੈਰੀਕਨ ਸਿਵਿਲ 
ਲਿਬਰਟੀ ਯੂਨੀਅਨ” ਨੇ ਸਕੂਲ ਸਮੇਂ ਵਿੱਚ ਸਕੂਲ ਪ੍ਰਾਪਰਟੀ 
ਉੱਤੇ ਇਸ ਤਰ੍ਹਾਂ ਕਰਨਾ ਨਾ-ਵਾਜਿਬ, ਗੈਰ ਸੈਵਿਧਾਨਕ ਅਤੇ 
ਵਿਦਿਆਰਥੀਆਂ ਦੇ ਹੱਕਾਂ ਦੀ ਉਲੰਘਣਾ ਕਰਾਰ ਦਿੰਦੇ ਇਸ 
ਦਾ ਵਿਰੋਧ ਕੀਤਾ। 
ਸਕਾਟਲੈਂਡ ਦੇ 67% ਬਾਲਕ ਧਰਮ ਤੋਂ ਬੇਮੁੱਖ 

ਗਏ ਇਕ ਸਰਵੇ ਮੁਤਾਬਿਕ ਸਕਾਟਲੈਂਡ ਦੇ ਸਿਰਫ 33% ਬਾਲਗ 
ਆਪਣੇ ਆਪ ਨੂੰ ਈਸਾਈ ਸਮਝਦੇ ਹਨ ਜਦੋਂ ਕਿ 2011 
ਵਿੱਚ ਇਹ ਗਿਣਤੀ 53%ਸੀ। ਇਹ ਸਰਵੇ ਇਕ ਅੰਤਰਰਾਸ਼ਟਰੀ 
ਰਿਸਰਚ ਡਾਟਾ ਅਤੇ ਵਿਸ਼ਲੇਸ਼ਣ ਗਰੁੱਪ 'ਯੂਗੋਵ” ਵਲੋਂ ਕੀਤਾ 
ਗਿਆ ਸੀ। ਪੇਸ਼ : ਗੁਰਮੇਲ ਸਿੰਘ 9888602191 


ਲੁਲਾਈਂ - ਅਗਸਤ 2022 38 


ਮਨੋਰੋਗ ਮਾਹਿਰ ਦੀ ਕਲਮ ਤੋਂ 


ਨਿਕੰਮਾਪਣ ਅਤੇ ਮਨੋਰੋਗ 


ਹੀ ਸੁਣਨ ਨੂੰ ਮਿਲਦੀ ਹੈ ਕਿ ਉਹਨਾਂ ਦਾ ਲੜਕਾ ਕੋਈ ਕੰਮ 
ਨਹੀਂ ਕਰਦਾ। ਆਓ ਅੱਜ ਇਸ ਵਿਸ਼ੇ ਬਾਰੇ ਵਿਚਾਰ ਕਰੀਏ । 
ਕੰਮ ਨਾ ਕਰਨਾ, ਵਿਹਲੇ ਰਹਿਣਾ ਜਾਂ ਨਿਕੰਮਾਪਣ ਅਕਸਰ 
ਹੀ ਦੇਖਣ ਨੂੰ ਮਿਲਦਾ ਹੈ। ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ 
ਜਾ ਸਕਦਾ ਹੈ। 

1 . ਮਨੌਰੋਗਾਂ ਕਾਰਣ ਕੰਮ ਨਾ ਕਰਨਾ ਜਾਂ ਨਿਕੰਮਾਪਣ ਹੋਣਾ। 
2. ਬਿਨਾਂ ਕਿਸੇ ਰੋਗ ਦੇ ਕੰਮ ਨਾ ਕਰਨਾ ਜਾਂ ਨਿਕੰਮਾਪਣ 
ਹੋਣਾ। 

ਮਨੌਰੋਗਾਂ ਕਾਰਣ ਕੰਮ ਨਾ ਕਰਨਾ ਜਾਂ ਨਿਕੰਮਾਪਣ ਹੋਣਾ:- 

ਇਹ ਮਨੋਰੋਗਾਂ ਸੰਬੰਧੀ ਇੱਕ ਬਹੁਤ ਗੰਭੀਰ ਮਸਲਾ ਹੈ ।ਦੁਨੀਆਂ 
ਭਰ ਵਿੱਚ ਹਰ ਸਾਲ ਮਨੋਰੋਗਾਂ ਕਾਰਣ ਕੰਮਕਾਰ ਨਾ ਹੋਣ 
(੧੫੧੮6੦।੧31 ॥੧੭੩॥1੧੬।੧) ਕਾਰਣ ਅੰਦਾਜ਼ਨ 1 ਲੱਖ 
ਕਰੋੜ ਡਾਲਰ ਭਾਵ 76 ਲੱਖ ਕਰੋੜ ਰਪਏ ਦਾ ਆਰਥਿਕ 
ਨੁਕਸਾਨ ਹੁੰਦਾ ਹੈ, ਕਿਉਂਕਿ ਮਨੋਰੋਗ ਦੁਨੀਆਂ ਦੇ ਸਾਰੇ ਮੁਲਕਾਂ 
ਵਿੱਚ ਵਧ ਰਹੇ ਹਨ ਇਸ ਲਈ ਇਹ ਨੁਕਸਾਨ ਵੀ ਵਧ ਰਿਹਾ 
ਹੈ । ਇੱਕ ਨਵੀਂ ਰਿਪੋਰਟ ਦੇ ਮੁਤਾਬਿਕ ਦੁਨੀਆਂ ਭਰ ਦਾ ਇਹ 
ਆਰਥਿਕ ਨੁਕਸਾਨ ਸਾਲ 2030 ਤੱਕ ਕਈ ਗੁਣਾ ਵਧ ਕੇ 
16 ਲੱਖ ਕਰੋੜ ਡਾਲਰ ਭਾਵ 1200 ਲੱਖ ਕਰੋੜ ਰਪਈਆਂ ਤੋੱ 
ਵੀ ਵਧ ਜਾਵੇਗਾ। ਸੋ ਇਨ੍ਹਾਂ ਅਕੜਿਆਂ ਤੋੱ' ਇਹ ਸਪੱਸ਼ਟ ਹੈ 
ਕਿ ਮਨੋਰੋਗਾਂ ਕਾਰਣ ਕੰਮਕਾਰ ਦਾ ਨੁਕਸਾਨ ਹੋਣਾ ਬਹੁਤ ਹੀ 
ਵੱਡੀ ਸਮੱਸਿਆ ਹੈ। 

ਕਾਰਣ: ਦੁਨੀਆਂ ਭਰ ਵਿੱਚ ਅੰਦਾਜ਼ਨ ਤਕਰੀਬਨ ਹਰ ਤੀਜੇ 
ਵਿਅਕਤੀ ਨੂੰ ਜ਼ਿੰਦਗੀ ਵਿੱਚ ਕਦੇ ਨਾ ਕਦੇ ਮਨੌਰੋਗ ਹੁੰਦਾ ਹੈ। 
ਹਨ । ਸ਼ਕਿਜੋਫਰੇਨੀਆ, ਜੋ ਕਿ ਇੱਕ ਗੰਭੀਰ ਮਨੋਰੋਗ ਹੈ 
ਤਕਰੀਬਨ ਇੱਕ ਫੀਸਦੀ ਲੋਕਾਂ ਵਿੱਚ ਦੇਖਿਆ ਜਾਂਦਾ ਹੈ। 15 
ਤੋਂ 29 ਸਾਲ ਦੀ ਉਮਰ ਦੇ ਵਿਅਕਤੀਆਂ ਵਿੱਚ ਮੌਤ ਦਾ 
ਚੌਥਾ ਸਭ ਤੋਂ ਵੱਡਾ ਕਾਰਣ ਖੁਦਕਸ਼ੀ ਹੈ। ਸੋ ਅੰਕੜਿਆਂ ਤੋੱ 
ਇਹ ਸਾਫ ਜ਼ਾਹਿਰ ਹੈ ਕਿ ਮਨੋਰੋਗਾਂ ਤੋਂ ਪੀੜਤ ਵਿਅਕਤੀਆਂ 
ਦੀ ਗਿਣਤੀ ਬਹੁਤ ਜ਼ਿਆਦਾ ਹੈ। ਸੋ ਜ਼ਾਹਰ ਹੈ ਕਿ ਇਹਨਾਂ 
ਕਰਕੇ ਹੋਣ ਵਾਲੇ ਪ੍ਭਾਵ ਵੀ ਬਹੁਤ ਵੱਡੇ ਹੋਣਗੇ । ਮਨੌਰੋਗਾਂ 
ਵਿੱਚ ਕੰਮ ਨਾ ਕਰਨ ਦੇ ਬਹੁਤ ਸਾਰੇ ਕਾਰਣ ਹਨ । ਸਭ ਤੋੱ 


ਤਰਕਸ਼ੀਲ 


ਵੱਡਾ ਕਾਰਣ ਕੰਮ ਨਾ ਕਰਨ ਦਾ ਮੂਡ (0੦੦੦) ਹੋਣਾ ਹੈ। 
ਸਹੀ ਕਾਰਗੁਜ਼ਾਰੀ ਲਈ ਠੀਕ ਮੂਡ ਹੋਣਾ ਬਹੁਤ ਜ਼ਰੂਰੀ ਹੈ। 
ਅਸਲ ਵਿੱਚ ਮੂਡ ਵਿਅਕਤੀ ਦਾ ਭਾਵਨਾਤਮਿਕ ਫਿਲਟਰ ਹੈ 
ਜਿਸ ਰਾਹੀਂ ਉਹ ਸਾਰੀ ਦੁਨੀਆਂ ਨੂੰ ਦੇਖਦਾ ਹੈ । ਜੇਕਰ ਉਸਦਾ 
ਮੂਡ ਠੀਕ ਹੈ ਤਾਂ ਉਸ ਨੂੰ ਆਲੇ ਦੁਆਲੇ ਸਭ ਕੁਝ ਚੰਗਾ 
ਲਗਦਾ ਹੈ, ਆਪਣਾ ਕੰਮ ਕਾਰ ਵੀ ਮੁਸ਼ਕਿਲ ਨਹੀਂ ਲਗਦਾ, 
ਸਗੋਂ ਕੰਮ ਵਿੱਚ ਮਨ ਲਗਦਾ ਹੈ । ਇਸ ਦੇ ਉਲਟ ਜੇ ਉਸ ਦਾ 
ਮੂਡ ਉਦਾਸ ਹੈ ਤਾਂ ਉਸ ਨੂੰ ਇਹ ਦੁਨੀਆਂ ਹੀ ਬੁਰੀ ਲੱਗਣ 
ਲੱਗ ਜਾਂਦੀ ਹੈ। ਉਸ ਦਾ ਕੋਈ ਕੰਮ ਕਰਨ ਨੂੰ ਮਨ ਨਹੀਂ 
ਕਰਦਾ । ਹਰ ਵੇਲੇ ਥਕਾਵਟ ਮਹਿਸੂਸ ਹੁੰਦੀ ਹੈ। ਰਾਤ ਨੂੰ ਨੀਂਦ 
ਨਹੀਂ ਆਉਂਦੀ ਜਾਂ ਕਈ ਵਾਰ ਤਾਂ ਇਹ ਹੁੰਦਾ ਹੈ ਕਿ ਹਰ 
ਵਕਤ ਪਏ ਰਹਿਣ ਨੂੰ ਹੀ ਮਨ ਕਰਦਾ ਹੈ । ਕਿਸੇ ਨਾਲ ਗੱਲਬਾਤ 
ਕਰਨ ਨੂੰ ਮਨ ਨਹੀਂ ਕਰਦਾ । ਗੱਲ ਕੀ ਸਾਰੇ ਕੰਮਕਾਜ ਠੱਪ ਹੋ 
ਜਾਂਦੇ ਹਨ। ਪਰ ਕਈ ਵਾਰ ਅਜਿਹੇ ਮਰੀਜਾਂ ਵਿੱਚ ਦੇਖਣ ਨੂੰ 
ਇਹ ਲੱਛਣ ਨਹੀਂ ਪਤਾ ਚੱਲਦੇ ।ਉਹ ਦੇਖਣ ਨੂੰ ਜਾਂ ਗੱਲਬਾਤ 
ਨੂੰ ਠੀਕ ਹੀ ਜਾਪਦੇ ਹਨ। ਪਰ ਉਹਨਾਂ ਵਿੱਚ ਹੋਰ ਤਰ੍ਹਾਂ ਦੇ 
ਸਰੀਰਿਕ ਲੱਛਣ ਦੇਖਣ ਨੂੰ ਮਿਲ ਸਕਦੇ ਹਨ। ਕਈ ਵਿਅਕਤੀ 
ਹਰ ਵਕਤ ਸਿਰ ਦਰਦ ਦੀ ਸ਼ਿਕਾਇਤ ਕਰਦੇ ਹਨ । ਲਗਾਤਾਰ 
ਸਾਰੇ ਸਰੀਰ ਵਿੱਚ ਦਰਦ ਰਹਿ ਸਕਦਾ ਹੈ। ਕਈ ਹੋਰ ਤਰ੍ਹਾਂ ਦੇ 
ਸਰੀਰਿਕ ਲੱਛਣ ਵੀ ਹੋ ਸਕਦੇ ਹਨ। ਪਰ ਇਹ ਗੱਲ ਯਾਦ 
ਰੱਖਣ ਵਾਲੀ ਹੈ ਕਿ ਇਹ ਸਰੀਰਿਕ ਲੱਛਣ ਬਿਨਾਂ ਕਿਸੇ ਸੰਬੰਧਿਤ 
ਸਰੀਰਿਕ ਰੋਗ ਦੇ ਹੁੰਦੇ ਹਨ, ਭਾਵ ਕਿ ਬਿਨਾਂ ਕਿਸੇ ਸਰੀਰਿਕ 
ਬਿਮਾਰੀ ਦੇ ਵਿਅਕਤੀ ਅਜਿਹੇ ਲੱਛਣ ਮਹਿਸੂਸ ਕਰ ਸਕਦਾ 
ਹੈ। ਅਜਿਹੀ ਅਵਸਥਾ ਵਿੱਚ ਵੀ ਵਿਅਕਤੀ ਠੀਕ ਮਹਿਸੂਸ 
ਨਾ ਹੋਣ ਕਾਰਣ ਵੀ ਉਚਾਟ ਰਹਿੰਦਾ ਹੈ ਅਤੇ ਕੰਮਕਾਰ ਕਰਨ 
ਤੋਂ ਅਸਮਰਥ ਹੋ ਜਾਂਦਾ ਹੈ। ਕਈ ਵਿਅਕਤੀ ਆਤਮ ਵਿਸ਼ਵਾਸ 
ਦੀ ਘਾਟ ਕਾਰਣ ਵੀ ਕਿਸੇ ਕੰਮ ਨੂੰ ਹੱਥ ਪਾਉਣ ਤੋ' ਘਬਰਾਉਂਦੇ 
ਹਨ ਅਤੇ ਇਸ ਕਰਕੇ ਕੋਈ ਵੀ ਕੰਮ ਕਰਨ ਤੋਂ ਗੁਰੇਜ਼ ਕਰਦੇ 
ਹਨ। ਕਈ ਵਿਅਕਤੀ ਸਰੀਰ ਵਿੱਚ ਬਹੁਤ ਜ਼ਿਆਦਾ ਕਮਜੋਰੀ 
ਮਹਿਸੂਸ ਕਰਦੇ ਹਨ ਅਤੇ ਕੰਮਕਾਰ ਕਰਨ ਤੋ' ਅਸਮਰਥ ਮਹਿਸੂਸ 
ਕਰਦੇ ਹਨ। ਸੋ ਇਸ ਤਰ੍ਹਾਂ ਦੇ ਲੱਛਣ ਬੇਸ਼ਕ ਕਈ ਮਨੌਰੋਗਾਂ 
ਵਿੱਚ ਹੋ ਸਕਦੇ ਹਨ ਪਰ ਸਭ ਤੋਂ ਜ਼ਿਆਦਾ ਉਦਾਸੀ ਰੋਗ 
ਵਿੱਚ ਹੀ ਮਿਲਦੇ ਹਨ । ਇਸ ਲਈ ਉਦਾਸੀ ਰੋਗ ਜਾਂ ਡਿਪਰੈਸ਼ਨ 


ਲੁਲਾਈਂ - ਅਗਸਤ 2022 39 


ਕੰਮ ਕਾਰ ਨਾ ਕਰਨ ਦਾ ਬਹੁਤ ਅਹਿਮ ਕਾਰਣ ਹੈ। 

ਕਈ ਮਨੌਰੋਗੀਆਂ ਵਿੱਚ ਕੰਮਕਾਰ ਨਾ ਕਰਨ ਦਾ 
ਕਾਰਣ ਵਿਚਾਰਾਂ/ਵਿਵਹਾਰ ਦਾ ਨਾਰਮਲ ਨਾ ਹੋਣਾ ਹੈ । ਜਿਵੇਂ 
ਕਿ ਖਬਤੀ ਬੰਨਣ ਰੋਗ (005੬551੪€ 6੦100151੪€ 
(156੪੦) । ਇਸ ਵਿੱਚ ਅਕਸਰ ਹੀ ਕਈ ਮਰੀਜ਼ ਹਰ ਵਕਤ 
ਕਿਸੇ ਨਾ ਕਿਸੇ ਵਿਚਾਰ ਵਿੱਚ ਖੁਭੇ ਹੋਏ ਹੁੰਦੇ ਹਨ ਅਤੇ ਉਹ 
ਆਪਣੇ ਇਹਨਾਂ ਵਿਚਾਰਾਂ ਦੀ ਲੜੀ ਨੂੰ ਨਿਯੰਤਰਿਤ ਨਹੀਂ 
ਕਰ ਸਕਦੇ ਅਤੇ ਇਸ ਕਰਕੇ ਉਹਨਾਂ ਵਿੱਚ ਹੀ ਉਲਝਕੇ ਕੁਝ 
ਵੀ ਕਰਨ ਤੋ ਅਸਮਰਥ ਹੋ ਜਾਂਦੇ ਹਨ। ਇਸ ਰੋਗ ਦੇ ਕਈ 
ਮਰੀਜ਼ ਵਿਚਾਰਾਂ ਦੇ ਨਾਲ ਨਾਲ ਕਈ ਹੋਰ ਕਿਰਿਆਵਾਂ ਦੇ 
ਚੱਕਰਵਿਊ ਵਿੱਚ ਉਲਝੇ ਰਹਿੰਦੇ ਹਨ ਜਿਵੇਂ ਕਿ ਬਾਰ ਬਾਰ ਹੱਥ 
ਧੋਣਾ, ਸਫਾਈ ਵਾਰ ਵਾਰ ਕਰੀ ਜਾਣਾ, ਸਾਫ ਕਪੜੇ ਵੀ 
ਵਾਰ ਵਾਰ ਧੋਂਦੇ ਰਹਿਣਾ, ਗੁਸਲਖਾਨੇ ਵਿੱਚ ਬਹੁਤ ਸਮਾਂ 
ਲਗਾਉਣਾ, ਸਾਬਣ ਵਾਰ ਵਾਰ ਲਾਈ ਜਾਣਾ, ਪਾਣੀ ਵਾਰ 
ਵਾਰ ਪਿੰਡੇ ਉੱਤੇ ਪਾਈ ਜਾਣਾ, ਫਾਲਤੂ ਪਾਣੀ ਰੋੜ੍ਹੀ ਜਾਣਾ, 
ਇੰਨਾਂ ਕੁੱਝ ਕਰਨ ਦੇ ਬਾਵਜੂਦ ਵੀ ਤਸੱਲੀ ਨਾ ਹੋਣਾ ਅਤੇ 
ਇਸ ਕਰਕੇ ਵਾਰ ਵਾਰ ਇਹ ਕ੍ਰਿਆ ਕਰੀ ਜਾਣਾ। ਇਸ ਰੋਗ 
ਦੇ ਕੁੱਝ ਮਰੀਜ਼ ਅਜੇਹੇ ਹੁੰਦੇ ਹਨ ਜੋ ਸਾਰਾ ਦਿਨ ਧਾਰਮਿਕ 
ਕੰਮਾਂ ਵਿੱਚ ਜਾਂ ਪਾਠ ਪੂਜਾ ਵਿੱਚ ਹੀ ਲੰਘਾ ਦਿੰਦੇ ਹਨ। 
ਉਹਨਾਂ ਨੂੰ ਲਗਦਾ ਹੈ ਕਿ ਜੇ ਉਹ ਇਹ ਚੀਜ਼ਾਂ ਵਾਰ ਵਾਰ 
ਨਹੀਂ ਕਰਨਗੇ ਤਾਂ ਕੁਝ ਬੁਰਾ ਵਾਪਰ ਜਾਏਗਾ। ਇਸੇ ਤਰ੍ਹਾਂ 
ਵਿਅਕਤੀ ਕੋਈ ਹੋਰ ਫਜ਼ੂਲ ਦੀ ਕ੍ਰਿਆ ਵੀ ਵਾਰ ਵਾਰ ਜਾਂ 
ਲੰਬੇ ਸਮੇ ਲਈ ਕਰ ਸਕਦਾ ਹੈ । ਅਜਿਹੇ ਇਹ ਸਾਰੇ ਵਿਅਕਤੀ 
ਸਵੇਰੇ ਉਠ ਕੇ ਇਹਨਾਂ ਗਤੀਵਿਧੀਆਂ 'ਤੇ ਐਨਾ ਜ਼ਿਆਦਾ 
ਸਮਾਂ ਅਤੇ ਸ਼ਕਤੀ ਲਗਾ ਦਿੰਦੇ ਹਨ ਕਿ ਉਨ੍ਹਾਂ ਕੋਲ ਹੋਰ 
ਸਾਰਥਕ ਕੰਮ ਕਰਨ ਦਾ ਸਮਾਂ, ਸ਼ਕਤੀ ਅਤੇ ਸਮਰੱਥਾ ਹੀ 
ਨਹੀਂ ਬਚਦੀ, ਅਤੇ ਉਹ ਹੌਲੀ ਹੌਲੀ ਆਪਣਾ ਕੰਮ ਕਾਰ 
ਬਿਲਕੁਲ ਹੀ ਛੱਡ ਦਿੰਦੇ ਹਨ। ਇਹਨਾਂ ਮਰੀਜਾਂ ਵਿੱਚ ਇੱਕ 
ਹੋਰ ਲੱਛਣ ਵੀ ਹੋ ਸਕਦਾ ਹੈ ਉਹ ਹੈ ਦੁਚਿੱਤੀ ਦਾ ਜਾਂ ਫੈਸਲਾ 
ਲੈਣ ਵਿੱਚ ਦਿੱਕਤ ਆਉਣ ਦਾ। ਇਹ ਲੱਛਣ ਹੋਣ ਕਾਰਣ 
ਉਹ ਕਿਸੇ ਕੰਮ ਨੂੰ ਕਰਨ ਦਾ ਫੈਸਲਾ ਨਹੀਂ ਕਰ ਸਕਦੇ ਜਾਂ 
ਦੁਚਿੱਤੀ ਵਿੱਚ ਧੈ ਜਾਂਦੇ ਹਨ ਕਿ ਫਲਾਣਾ ਕੰਮ ਕਰੀਏ ਜਾਂ ਨਾ 
ਕਰੀਏ । ਇਹਨਾਂ ਮੁਸ਼ਕਿਲਾਂ ਕਾਰਣ ਵੀ ਉਹ ਕਈ ਵਾਰ ਕੰਮਕਾਰ 
ਬਿਲਕੁਲ ਹੀ ਛੱਡ ਦਿੰਦੇ ਹਨ ਅਤੇ ਨਿਕੰਮੇ ਬਣ ਜਾਂਦੇ ਹਨ। ਸੋ 
ਇਹ ਅਕਸਰ ਹੀ ਦੇਖਿਆ ਗਿਆ ਹੈ ਨਿਕੰਮੇ ਵਿਅਕਤੀ ਖਬਤੀ 
ਬੰਨਣ ਰੋਗ ਦਾ ਸ਼ਿਕਾਰ ਹੁੰਦੇ ਹਨ ਅਤੇ ਉਹਨਾਂ ਦਾ ਸਹੀ 
ਇਲਾਜ ਜਾਂ ਤਾਂ ਕਰਵਾਇਆ ਨਹੀਂ ਜਾਂਦਾ ਜਾਂ ਉਹ ਆਪ 
ਹੀ ਆਪਣਾ ਇਲਾਜ ਨਹੀਂ ਕਰਵਾਉਂਦੇ ਜਾਂ ਜ਼ਿੱਦੀ ਅਤੇ 


ਤਰਕਸ਼ੀਲ 


ਅੜੀਅਲ ਸੁਭਾਅ ਕਾਰਣ ਕਿਸੇ ਦੀ ਗੱਲ ਨਹੀਂ ਸੁਣਦੇ । 

ਇੱਕ ਹੋਰ ਗੰਭੀਰ ਮਨੋਰੋਗ, ਸ਼ਕਿਜ਼ੋਫਰੇਨੀਆ 
(56126010€103) ਵਿੱਚ ਵੀ ਅਕਸਰ ਹੀ ਰੋਗੀ ਵਿਅਕਤੀ 
ਕੰਮਕਾਰ ਕਰਨ ਤੋ ਅਸਮਰੱਥ ਹੁੰਦੇ ਹਨ। ਇਸ ਦੇ ਕਈ ਕਾਰਣ 
ਹਨ । ਇੱਕ ਤਾਂ ਇਹ ਹੈ ਕਿ ਇਸ ਰੋਗ ਵਿੱਚ ਵਿਅਕਤੀ ਦੀ 
ਕੰਮਕਾਰ ਕਰਨ ਅਤੇ ਆਪਣੀ ਸਾਂਭ ਸੰਭਾਲ ਕਰਨ ਦੀ ਯੋਗਤਾ 
ਹੌਲੀ ਹੌਲੀ ਘਟਦੀ ਹੈ ।ਜੇ ਰੋਗ ਜ਼ਿਆਦਾ ਗੰਭੀਰ ਹੋ ਜਾਵੇ ਜਾਂ 
ਪੁਰਾਣਾ ਹੋ ਜਾਵੇ ਅਤੇ ਸਹੀ ਇਲਾਜ ਨਾ ਕਰਵਾਇਆ ਜਾਵੇ 
ਤਾਂ ਵਿਅਕਤੀ ਹੌਲੀ ਹੌਲੀ ਬਿਲਕੁਲ ਨਕਾਰਾ ਹੋ ਜਾਂਦਾ ਹੈ 
ਅਤੇ ਕੰਮਕਾਰ ਕਰਨ ਤੋ ਅਸਮਰਥ ਹੋ ਜਾਂਦਾ ਹੈ। ਇਸ ਤਰ੍ਹਾਂ 
ਦੇ ਕਈ ਰੋਗੀਆਂ ਵਿੱਚ ਕਈ ਵਾਰ ਵਹਿਮ ਅਤੇ ਭਰਮ 
(9੬105੦।5 3੧੦ 11310601366।5) ਵੀ ਕੰਮ ਕਾਰ ਕਰਨ 
ਵਿੱਚ ਵੱਡੀ ਰੁਕਾਵਟ ਬਣਦੇ ਹਨ। ਕਈ ਮਰੀਜ਼ਾਂ ਨੂੰ ਭਾਸਦਾ 
ਹੈ ਕਿ ਉਹ ਕਿਸੇ ਹੋਰ ਸ਼ਕਤੀ ਜਾਂ ਵਿਅਕਤੀ ਦੇ ਵੱਸ ਵਿੱਚ 
ਹਨ, ਇਸ ਲਈ ਆਪਣੀ ਮਰਜ਼ੀ ਨਹੀਂ ਵਰਤ ਸਕਦੇ । ਕਈ 
ਮਰੀਜ਼ ਕੰਨਾਂ ਵਿੱਚ ਆਵਾਜਾਂ ਸੁਣਦੇ ਹਨ (ਜੋ ਦੂਜਿਆਂ ਨੂੰ 
ਨਹੀਂ ਸੁਣਦੀਆਂ) ਜੋ ਉਨ੍ਹਾਂ ਨੂੰ ਪਰੇਸ਼ਾਨ ਕਰਦੀਆਂ ਹਨ ਜਾਂ 
ਕੰਮਕਾਰ ਕਰਨ ਨਹੀਂ ਦਿੰਦੀਆਂ। ਕਈ ਮਰੀਜ਼ ਆਪਣੀ ਹੀ 
ਕਾਲਪਨਿਕ ਦੁਨੀਆਂ ਵਿੱਚ ਗੁਆਚੇ ਰਹਿੰਦੇ ਹਨ, ਇਸ ਲਈ 
ਕੰਮਕਾਰ ਤੋ ਨਕਾਰਾ ਹੋ ਜਾਂਦੇ ਹਨ। 

ਉਪਰੋਕਤ ਦੱਸੇ ਗਏ ਕੁੱਝ ਮਨੌਰੋਗਾਂ ਤੋਂ ਇਲਾਵਾ 

ਵੀ ਹੋਰ ਕਈ ਮਨੋਰੋਗ ਹਨ ਜਿਨਾਂ ਵਿੱਚ ਮਨੁੱਖ ਕੰਮਕਾਰ 
ਕਰਨਾ ਛੱਡ ਦਿੰਦੇ ਹਨ ਜਿਵੇਂ ਕਿ ਹਿਸਟੀਰਿਆ, ਫੋਬੀਆ, 
ਖਾਣ ਦੇ ਰੋਗ (/0;00੬%੩ ੧੪੦53), ਆਦਿ ਆਦਿ। ਸੋ 
ਇਹ ਗੱਲ ਸਪੱਸ਼ਟ ਹੈ ਕਿ ਕੰਮਕਾਰ ਨਾ ਕਰਨਾ ਜਾਂ ਨਿਕੰਮਾਪਣ 
ਕਿਸੇ ਵੀ ਮਨੋਰੋਗ ਦਾ ਲੱਛਣ ਹੋ ਸਕਦਾ ਹੈ। ਇਸ ਲਈ ਕਿਸੇ 
ਵੀ ਵਿਅਕਤੀ ਦੇ ਮਾਮਲੇ ਵਿੱਚ ਜੋ ਕੰਮਕਾਰ ਨਹੀਂ ਕਰਦਾ 
ਮਨੌਰੋਗ ਬਾਰੇ ਜਾਂਚ ਕਰਨੀ ਬਹੁਤ ਹੀ ਜ਼ਰੂਰੀ ਹੈ। 
ਬਿਨਾਂ ਕਿਸੇ ਰੋਗ ਦੇ ਕੰਮ ਨਾ ਕਰਨਾ ਜਾਂ ਨਿਕੰਮਾਪਣ ਹੋਣਾ:- 
ਮਨੌਰੋਗਾਂ ਦੀ ਮੌਜੂਦਗੀ ਵਿੱਚ ਕੰਮ ਨਾ ਕਰਨਾ ਸਾਫ ਸਮਝ 
ਆਉਂਦਾ ਹੈ ਪਰ ਕੁਝ ਸ਼ਖਸ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਵਿੱਚ 
ਜਾਹਰਾ ਤੌਰ 'ਤੇ ਕੋਈ ਵੀ ਰੋਗ ਨਹੀਂ ਹੁੰਦੇ ਪਰ ਫਿਰ ਵੀ ਉਹ 
ਕੰਮ ਨਹੀਂ ਕਰਦੇ । ਉਹਨਾਂ ਬਾਰੇ ਵਿਸਥਾਰ ਨਾਲ ਅਗਲੇ ਅੰਕ 


ਲੁਲਾਈਂ - ਅਗਸਤ 2022 40 


ਸਮਕਾਲੀ ਲਿਖਤਾਂ 


ਲੇਖਕਾਂ ਦਾ ਇਨਕਾਰ 


ਸਵਰਾਜਬੀਰ 


ਜਦ ਦੇਸ਼ ਆਜ਼ਾਦ ਹੋਇਆ ਸੀ ਤਾਂ ਉਸ ਸਮੇਂ ਦੇਸ਼ ਨੂੰ 
ਦਰਪੇਸ਼ ਕੁੱਝ ਮੁੱਖ ਚੁਣੌਤੀਆਂ ਇਹ ਸਨ : ਪਹਿਲੀ, ਇਹ ਕਿ 
ਦੇਸ਼ ਵਾਸੀਆਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ 
ਪ੍ਰਾਪਤ ਕੀਤੀ ਹੈ ਅਤੇ ਆਪਣੇ ਦੇਸ਼ ਭਗਤਾਂ ਨੂੰ ਯਾਦ ਕਰਦੇ 
ਹੋਏ ਆਜ਼ਾਦ ਦੇਸ਼ ਦਾ ਨਿਰਮਾਣ , ਆਜ਼ਾਦੀ ਸੈਘਰਸ਼ ਤੋਂ ਪ੍ਰਾਪਤ 
ਹੋਈਆਂ ਕਦਰਾਂ ਕੀਮਤਾਂ ਦੇ ਆਧਾਰ ਤੇ ਕਰਨਾ ਚਾਹੀਦਾ ਹੈ; 
ਇਹ ਕਦਰਾਂ-ਕੀਮਤਾਂ ਜਮਹੂਰੀਅਤ, ਸਮਾਜਿਕ ਬਰਾਬਰੀ, ਮਨੁੱਖ 
ਦਾ ਮਾਣ-ਸਨਮਾਨ, ਕਾਨੂੰਨ ਦਾ ਰਾਜ ਤੇ ਕਾਨੂੰਨ ਸਾਹਮਣੇ 
ਬਰਾਬਰੀ, ਵਿਚਾਰਾਂ ਦੇ ਪ੍ਰਗਟਾਵੇ ਅਤੇ ਹੋਰ ਨਿੱਜੀ ਆਜ਼ਾਦੀਆਂ 
ਨੂੰ ਯਕੀਨੀ ਬਣਾਉਣਾ, ਛੂਆ-ਛਾਤ ਖ਼ਤਮ ਕਰਕੇ ਸਮਾਜਿਕ 


0੦51 34106੦05 3063005)' ਦਾ ਲੇਖਕ ਸੈਲਿਗ ਐੱਸ 
ਹੈਰੀਸਨ ਸ਼ਾਮਲ ਸੀ, ਦਾ ਖ਼ਿਆਲ ਸੀ ਕਿ ਭਾਰਤ ਵਿਚ 
ਵੱਖਵਾਦੀ ਰੁਝਾਨਾਂ ਕਾਰਨ ਦੇਸ਼ ਦੀ ਏਕਤਾ ਕਾਇਮ ਨਹੀਂ 
ਰਹੇਗੀ ਅਤੇ ਦੇਸ਼ ਟੁਕੜੇ ਟੁਕੜੇ (3੫੫॥2੦) ਹੋ ਜਾਵੇਗਾ। 
ਅਰਥ-ਸ਼ਾਸਤਰੀਆਂ ਨੂੰ ਖ਼ਦਸ਼ੇ ਸਨ ਕਿ ਜੇ ਆਰਥਿਕ 
ਅਸਮਾਨਤਾ, ਖੇਤੀ, ਵਪਾਰ, ਸਨਅਤ ਤੇ ਹੋਰ ਖੇਤਰਾਂ ਦੀਆਂ 
ਸਮੱਸਿਆਵਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਵਿਕਾਸ ਦੀ 
ਕਹਾਣੀ ਦੁਖਾਂਤ ਵਿਚ ਬਦਲ ਸਕਦੀ ਹੈ। ਅੰਦੋਲਿਤ ਹੋਈਆਂ 
ਜਮਹੂਰੀ ਸ਼ਕਤੀਆਂ ਕਾਰਨ ਦੇਸ਼ ਦੀ ਏਕਤਾ ਵੀ ਕਾਇਮ ਰਹੀ 
ਅਤੇ ਜਮਹੂਰੀਅਤ ਤੇ ਜਮਹੂਰੀ ਸੈਸਥਾਵਾਂ ਵੀ ਪ੍ਰਫੁੱਲਿਤ ਹੋਈਆਂ। 
ਜਮਹੂਰੀਅਤ ਸੈਸਥਾਵਾਂ ਰਾਹੀਂ ਹੀ ਕਾਇਮ ਰਹਿੰਦੀ ਹੈ, ਸਸਥਾਵਾਂ 


ਸਾਹਿਤਕਾਰ ਕੀ ਕਹਿ ਰਹੇ ਹਨ ? ਇਹ ਸਾਹਿਤਕਾਰ ਸਥਾਪਤੀ ਹੂ ਦਿ 
ਅਧਿਕਾਰਾਂ ਦੀ ਵੰਡ, | , . ਕੀ ਨੁਕਸ ਕਿਉ! ਨਾ ਹੋਣ, 
ਦਿ _ ਬਾ ਨੂੰ ਵੱਖਰੀ ਤਰ੍ਹਾਂ ਨਾਲ ਲਲਕਾਰ ਰਹੇ ਹਨ। ਉਹ ਕਹਿ ਰਹੇ ਹਨ ਕਿ ਉਨਾਂ ਰਾਹੀਂ ਲੋਕਾਂ ਨੰ 
ਕਮਿਸ਼ਨ ਅਤੇ ਹੋਰ ਉਹ ਦਾ ਹਿੱ ਿ ਵਾ ਵਹ ਸਮਾਜਿਕ ਅਤੇ 
ਰੀ ਮਹਾਦੇਵ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਜਿਨ੍ਹਾਂ ਨੇ ਪੀ. ਲਾ ਲਈ 
ਆਦਿ ਸਨ। ਦੁਸਰੀ, ਇਹ ਰਿਸ ਰਗ (ਚ ਚੀਰ ਲੜਨ ਦੇ ਮੌਕੇ ਮਿਲਦੇ 
ਤਾ ਰਣ ਹਨ, ਉਹ ਕੰਨੜ ਭਾਸ਼ਾ ਦੀ ਅਮੀਰੀ ਨੂੰ ਨਹੀਂ ਜਾਣਦੇ । ਦੇਵਨੂਰ ਵਿ 
ਕਿ ਦੇਸ਼ ਦੀ ਵਡ ਕਾਰਨ ਦੇਸ਼ 4 ਵਾ -- __ ₹< । ਰਹਿੰਦੇ ਹਨ। 
ਰਗ ਮਹਾਦੇਵ ਅਤੇ ਜੀ. ਰਾਮਾ ਕ੍ਰਿਸ਼ਨ ਇਹ ਵਿਰੋਧ ਉਸ ਵੇਲੇ ਕਰ ਰਹੇ ਰੰਡ . 9 
ਉਠਾਉਣੇ ਕਿ ਹਰ ਹਨ ਜਦ ਇਕ ਤੋਂ ਬਾਅਦ ਇਕ ਸਾਹਿਤਕਾਰ ਸਥਾਪਤੀ ਸਾਹਮਣੇ 'ਬਰੜਾਂਤ ਭੂਰੀਲਿਕ, 
ਸੈਪਰਦਾਇਕ ਏਕਤਾ ਭੰਗ ।_- ਆ ਵਿ "ਇਤਹਾਸਕ, 
ਹੋਈ ਸੀ ਜਿਸ ਨੰ ਕਾਇਮ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਸਥਿਤੀਆਂ ਅਤੇ 


ਰੱਖਣਾ ਇਕ ਵੱਡੀ ਚੁਣੌਤੀ ਸੀ। ਇਸੇ ਤਰ੍ਹਾਂ ਦੇਸ਼ ਦੀ ਭੂਗੋਲਿਕ 
ਅਤੇ ਸਿਆਸੀ ਏਕਤਾ ਨੂੰ ਕਾਇਮ ਰੱਖਣਾ। ਸਿਹਤ, 
ਵਿਗਿਆਨ, ਵਿੱਦਿਆ, ਪਾਣੀ, ਬਿਜਲੀ, ਸਨਅਤਾਂ, ਖੇਤੀ 
ਅਤੇ ਹੋਰ ਖੇਤਰਾਂ ਵਿਚ ਬੁਨਿਆਦੀ ਢਾਂਚੇ ਕਾਇਮ ਕਰਨਾ ਮੁੱਖ 
ਚੁਣੌਤੀਆਂ ਸਨ। 

ਭਾਰਤ ਵਿਚ ਧਾਰਮਿਕ, ਭਾਸ਼ਾਈ, ਖੇਤਰੀ ਅਤੇ ਹੋਰ 
ਸਥਾਨਕ ਪਛਾਣਾਂ ਦੀ ਬਹੁਤਾਤ ਕਾਰਨ ਬਹੁਤ ਸਾਰੇ ਸਿਆਸੀ 
ਮਾਹਿਰਾਂ ਦਾ ਖ਼ਿਆਲ ਸੀ ਕਿ ਦੇਸ਼-ਨਿਰਮਾਣ ਦਾ ਇਹ ਕਾਰਜ 
ਬਹੁਤ ਔਖਾ ਤੇ ਮੁਸ਼ਕਲਾਂ ਭਰਿਆ ਹੋਵੇਗਾ; ਨਿਰਸੈਦੇਹ ਇਹ 
ਕਾਰਜ ਔਖਾ ਤੇ ਮੁਸ਼ਕਲ ਭਰਿਆ ਸੀ। ਕੁਝ ਮਾਹਿਰਾਂ, ਜਿਨ੍ਹਾਂ 
ਵਿਚ “ਭਾਰਤ, ਸਭ ਤੋ ਖ਼ਤਰਨਾਕ ਦਹਾਕੇ (1੧0੩, 01੪ 


ਤਰਕਸ਼ੀਲ 


ਸੀਮਾਵਾਂ ਨਾਲ ਬੱਝਾ ਹੋਇਆ ਹੁੰਦਾ ਹੈ। ਉਸ ਵਿਚ ਤਰੇੜਾਂ 
ਆਉਂਦੀਆਂ ਹਨ, ਉਹ ਤਿਲ੍ਹਕਦਾ ਅਤੇ ਬਿਖਰਦਾ ਹੈ, ਉਸ ਦੇ 
ਕਈ ਹਿੱਸੇ ਤਬਦੀਲੀ ਵੀ ਮੰਗਦੇ ਹਨ ਤੇ ਪੁਨਰ-ਸਿਰਜਣਾ 
ਵੀ। 

ਹੋਏ ਹਨ ਜਿਹੜੇ ਸੈਵਿਧਾਨ ਦੀਆਂ ਬੁਨਿਆਦੀ ਕਦਰਾਂ-ਕੀਮਤਾਂ 
ਨੂੰ ਚੁਣੌਤੀ ਦਿੰਦੇ ਹਨ । ਦੇਸ਼ ਦੀ ਭਾਈਚਾਰਕ ਸਾਂਝ, ਧਰਮ- 
ਨਿਰਪੱਖਤਾ, ਸੈਸਥਾਵਾਂ ਦੀ ਖ਼ੁਦਮੁਖ਼ਤਿਆਰੀ, ਘੱਟਗਿਣਤੀਆਂ 
ਦੇ ਅਧਿਕਾਰਾਂ ਦੀ ਸੁਰੱਖਿਆ, ਫੈਡਰਲਿਜ਼ਮ ਤੇ ਹੋਰ ਸਿਧਾਂਤਾਂ 
ਨੂੰ ਚੁਣੌਤੀ ਦਿੰਦੇ ਹਨ। ਇਨ੍ਹਾਂ ਵਿਚੋਂ ਇਕ ਰੁਝਾਨ ਦੇਸ਼ ਦੇ 
ਇਤਿਹਾਸ ਨੂੰ ਕੱਟੜਪੰਥੀ ਸੋਚ ਅਨੁਸਾਰ ਦੁਬਾਰਾ ਲਿਖਣ ਅਤੇ 


ਲੁਲਾਈਂ - ਅਗਸਤ 2022 41 


ਸਕੂਲਾਂ-ਕਾਲਜਾਂ ਵਿਚ ਪੜ੍ਹਾਈਆਂ ਜਾਂਦੀਆਂ ਕਿਤਾਬਾਂ ਵਿਚ 
ਤਬਦੀਲੀਆਂ ਕਰਨ ਬਾਰੇ ਹੈ। ਕਿਸੇ ਨੂੰ ਵੀ ਇਤਿਹਾਸ ਦੀ 
ਕੋਈ ਇਤਰਾਜ਼ ਨਹੀਂ ਹੋ ਸਕਦਾ । ਜੇਕਰ ਕੁੱਝ ਇਤਿਹਾਸਕਾਰ 
ਇਹ ਮਹਿਸੂਸ ਕਰਦੇ ਹਨ ਕਿ ਕਿਸੇ ਪੱਖ ਨੂੰ ਵਿਸਾਰਿਆ ਗਿਆ 
ਸੀ ਤਾਂ ਉਸ ਬਾਰੇ ਖੋਜ ਅਤੇ ਪੁਨਰ-ਵਿਆਖਿਆ ਹੋ ਸਕਦੀ 
ਹੈ। ਕਈ ਇਤਿਹਾਸਕ ਘਟਨਾਵਾਂ ਅਤੇ ਤੱਥਾਂ ਬਾਰੇ 
ਇਤਿਹਾਸਕਾਰਾਂ ਦੇ ਵਿਚਾਰ ਵੱਖੋ ਵੱਖਰੇ ਹੋ ਸਕਦੇ ਹਨ ਅਤੇ 
ਉਨ੍ਹਾਂ ਬਾਰੇ ਵਿਚਾਰ-ਵਟਾਂਦਰਾ ਹੋ ਸਕਦਾ ਹੈ। ਸਮੱਸਿਆ ਇਹ 
ਹੈ ਕਿ ਇਤਿਹਾਸ ਅਤੇ ਗਿਆਨ ਦੇ ਹੋਰ ਖੇਤਰਾਂ ਵਿਚ ਅਜਿਹਾ 
ਰੁਝਾਨ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਤੱਥਾਂ ਨੂੰ 
ਤਰੋੜ ਮਰੋੜ ਕੇ ਕੀਤੀ ਜਾ ਰਹੀ ਪੇਸ਼ਕਾਰੀ ਨੂੰ ਸਹੀ ਇਤਿਹਾਸ” 
ਦਰਸਾਇਆ ਜਾ ਰਿਹਾ ਹੈ। ਇਨ੍ਹਾਂ ਦਿਨਾਂ ਵਿਚ ਕਰਨਾਟਕ ਦੇ 
ਸਕੂਲਾਂ ਵਿਚ ਪੜ੍ਹਾਈਆਂ ਜਾਣ 
ਵਾਲੀਆਂ ਕਿਤਾਬਾਂ ਵਿਚ 
ਚਰਚਾ ਵਿਚ ਹਨ। ਕਰਨਾਟਕ 
ਦੇ ਸਿੱਖਿਆ ਮੰਤਰੀ ਬੀ.ਸੀ. ਗਨੇਸ਼ 
ਨੇ ਕਿਹਾ ਹੈ ਕਿ ਪ੍ਰੰਫੈਸਰ ਬੀ. 
ਰਾਮਚੰਦਰਪਾ ਦੀ ਅਗਵਾਈ 
ਵਿਚ ਬਣਾਈ ਗਈ ਕਮੇਟੀ (ਜੋ 
ਹੁਣ ਵਾਲੀ ਰੋਹਿਤ ਚਕਰਤੀਰਥ 
(੧੦0੧ 580੩0000੧8) ਦੀ ਅਗਵਾਈ ਵਾਲੀ ਕਮੇਟੀ 
ਤੋਂ ਪਹਿਲਾਂ ਬਣਾਈ ਗਈ ਸੀ) ਦੁਆਰਾ ਪ੍ਰਵਾਨ ਕੀਤੀਆਂ 
ਗਈਆਂ ਕਿਤਾਬਾਂ “ਝੂਠ ਅਤੇ ਗਲਤ ਜਾਣਕਾਰੀ” ਨਾਲ 
ਭਰੀਆਂ ਹੋਈਆਂ ਸਨ। ਉਸਦਾ ਕਹਿਣਾ ਹੈ, “ਅਸੀਂ ਸੱਚ 
ਪੜ੍ਹਾਉਣ ਦਾ ਯਤਨ ਕਰ ਰਹੇ ਹਾਂ। ਅਸੀ ਅਰਧ ਸੱਚਾਂ ਵਿਚ 
ਵਿਸ਼ਵਾਸ ਨਹੀਂ ਕਰਦੇ; ਇਸੇ ਲਈ ਅਸੀਂ ਕਿਤਾਬਾਂ ਦੀ ਸੋਧ 
ਕਰ ਦਿੱਤੀ ਹੈ।” 

ਇਹ ਸੋਧਾਂ ਕੀ ਹਨ ? ਮੰਤਰੀ ਅਨੁਸਾਰ ਕੈਨੜ ਦੇ ਉੱਘੇ 
ਵਿਦਵਾਨ ਜੀ. ਰਾਮਾਕ੍ਰਿਸ਼ਨ ਦੇ ਭਗਤ ਸਿੰਘ ਬਾਰੇ ਲਿਖੇ ਲੇਖ 
ਨੂੰ ਕੱਢ ਕੇ ਉਸ ਦੀ ਥਾਂ 'ਤੇ ਚੱਕਰਵਰਤੀ ਸੁਲੀਬੇਲੇ ਦਾ 
ਲਿਖਿਆ ਲੇਖ ਪਾਇਆ ਗਿਆ ਹੈ। ਮੰਤਰੀ ਨੇ ਕਿਹਾ, “ਉਹ 
ਲੋਕ, ਜਿਹੜੇ ਲਿਖਾਰੀ ਬਾਰੇ ਰੌਲਾ ਪਾ ਰਹੇ ਹਨ, ਨੂੰ ਇਹ 
ਜਾਣਕਾਰੀ ਹੋਣੀ ਚਾਹੀਦੀ ਹੈ ਕਿ ਰਾਮਾਕ੍ਸ਼ਨ (ਜੀ. 
ਰਾਮਾਕ੍ਰਿਸ਼ਨ) ਕਮਿਊਨਿਸਟ ਵਿਚਾਰਧਾਰਾ ਵਾਲਾ ਲੇਖਕ ਸੀ। 
ਜੇ ਤੁਸੀਂ ਉਹਦਾ ਲਿਖਿਆ ਲੇਖ ਸ਼ਾਮਲ ਕਰ ਸਕਦੇ ਹੋ ਤਾਂ 
ਸੁਲੀਬੇਲੇ ਦਾ ਲਿਖਿਆ ਲੇਖ ਕਿਉਂ ਨਹੀਂ ਸ਼ਾਮਲ ਕਰ ਸਕਦੇ ?”? 


ਤਰਕਸ਼ੀਲ 


ਦੇਵਨੂਰ ਮਹਾਦੇਵ 


ਸਵੈਮਸੇਵਕ ਸੈਘ ਦੇ ਬਾਨੀ ਕੇਸ਼ਵ ਬਾਲੀਰਾਮ ਹੇਡਗੇਵਾਰ ਦਾ 
ਇਕ ਭਾਸ਼ਣ ਸ਼ਾਮਲ ਕੀਤਾ ਗਿਆ ਹੈ ਤੇ ਪੀ. ਲੈਕੇਸ਼ (ਗੌਰੀ 
ਲੰਕੇਸ਼ ਦੇ ਪਿਤਾ), ਏ ਐੱਨ. ਮੂਰਥੀ ਰਾਓ ਅਤੇ ਸਾਰਾ ਅਬੂਬਕਰ 
ਦੀਆਂ ਲਿਖ਼ਤਾਂ ਨੂੰ ਕਿਤਾਬਾਂ 'ਚੋਂ ਕੱਢ ਦਿੱਤਾ ਗਿਆ ਹੈ। ਇਹ 
ਪ੍ਰਸ਼ਨ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਅਜਿਹੇ ਸਮਿਆਂ ਵਿਚ 
ਲੋਕ ਅਤੇ ਲੇਖਕ ਇਹੋ ਜਿਹੇ ਰੁਝਾਨਾਂ ਦਾ ਵਿਰੋਧ ਕਿਵੇਂ ਕਰਨ । 

ਦਲੀਲ ਦਿੱਤੀ ਜਾ ਸਕਦੀ ਹੈ ਕਿ ਲੇਖਕ ਅਜਿਹੇ ਰੁਝਾਨਾਂ 
ਵਿਰੁੱਧ ਲੇਖ ਲਿਖ ਸਕਦੇ ਹਨ, ਮੁਜ਼ਾਹਰੇ ਕਰ ਸਕਦੇ ਹਨ, 
ਮੰਤਰੀਆਂ ਨੂੰ ਮਿਲ ਸਕਦੇ ਹਨ ਆਦਿ ਆਦਿ। ਪ੍ਰਮੁੱਖ ਪ੍ਰਸ਼ਨ 
ਇਹ ਹੈ ਕਿ ਜਦ ਸਰਕਾਰ ਖ਼ੁਦ ਕੱਟੜਪੰਥੀ ਰੁਝਾਨ ਦਾ ਸ਼ਿਕਾਰ 
ਅਤੇ ਸੈਵਿਧਾਨ ਵਿਚ ਨਿਹਿਤ ਰਿਆਸਤ/ਸਟੇਟ ਵਿਚ ਸਭ 
ਵਰਗਾਂ ਦੀ ਸ਼ਮੂਲੀਅਤ ਵਾਲੀ ਪਹੁੰਚ ਤੋਂ ਇਨਕਾਰੀ ਹੋ ਚੁੱਕੀ 
ਹੋਵੇ ਤਾਂ ਕੀ ਅਜਿਹੇ ਵਿਰੋਧ ਕੋਈ 
ਅਸਰ ਕਰ ਸਕਦੇ ਹਨ। ਇਹ ਦਲੀਲ 
ਵੀ ਦਿੱਤੀ ਜਾ ਸਕਦੀ ਹੈ ਕਿ ਜੇ 
ਵਿਰੋਧ ਵਿਆਪਕ ਹੋਵੇ, ਜਿਵੇਂ ਕੇਂਦਰ 
ਸਰਕਾਰ ਦੁਆਰਾ ਬਣਾਏ ਗਏ ਖੇਤੀ 
ਕਾਨੂੰਨਾਂ ਵਿਰੁੱਧ ਚਲਾਇਆ ਗਿਆ 
ਕਿਸਾਨ ਅੰਦੋਲਨ ਸੀ, ਤਾਂ ਉਹ 
ਸਫ਼ਲ ਹੋ ਸਕਦਾ ਹੈ। ਸਾਰੇ ਅੰਦੋਲਨ 
ਕਿਸਾਨ ਅੰਦੋਲਨ ਵਾਂਗ ਵਿਆਪਕ 
ਨਹੀਂ ਹੋ ਸਕਦੇ । ਕੱਟੜਪੰਥੀ ਸਰਕਾਰਾਂ ਦੁਆਰਾ ਆਪਣੀ 
ਵਿਚਾਰਧਾਰਕ ਪ੍ਰਮੁੱਖਤਾ ਕਾਇਮ ਕਰਨ ਲਈ ਵਰਤੇ ਜਾਣ 
ਵਾਲੇ ਵਸੀਲੇ ਏਨੇ ਵਸੀਹ ਹੁੰਦੇ ਹਨ ਕਿ ਲੇਖਕਾਂ, ਚਿੰਤਕਾਂ 
ਅਤੇ ਵਿਦਵਾਨਾਂ ਦੀ ਆਵਾਜ਼ ਤਾਂ ਸੁਣੀ ਹੀ ਨਹੀਂ ਜਾਂਦੀ। 
ਅਜਿਹੀ ਸਥਿਤੀ ਵਿਚ ਲੇਖਕ ਤੇ ਚਿੰਤਕ ਕੀ ਕਰਨ ? 

ਲੇਖਕ ਲਿਖ ਸਕਦਾ ਹੈ, ਵੱਧ ਤੋ ਵੱਧ ਲੇਖਕ ਸਭਾ ਕੋਈ 
ਮੁਜ਼ਾਹਰਾ ਕਰ ਸਕਦੀ ਹੈ। ਕੀ ਲੇਖਕ ਕੁਝ ਹੋਰ ਵੀ ਕਰ ਸਕਦਾ 
ਹੈ? ਕੈਨੜ ਭਾਸ਼ਾ ਦੇ ਦੋ ਲੇਖਕਾਂ ਦੇਵਨੂਰ ਮਹਾਦੇਵ ਅਤੇ ਜੀ. 
ਰਾਮਾਕ੍ਰਿਸ਼ਨ ਨੇ ਕੀ ਕੀਤਾ ਹੈ ? ਉਨ੍ਹਾਂ ਨੇ ਕਰਨਾਟਕ ਸਰਕਾਰ 
ਨੂੰ ਕਿਹਾ ਹੈ ਕਿ ਉਨ੍ਹਾਂ ਦੀਆਂ ਲਿਖਤਾਂ ਨੂੰ ਸਕੂਲਾਂ ਦੀਆਂ 
ਕਿਤਾਬਾਂ ਵਿਚ ਸ਼ਾਮਲ ਨਾ ਕੀਤਾ ਜਾਵੇ। 

ਦੇਵਨੂਰ ਮਹਾਦੇਵ ਕੌਨੜ ਦਾ ਉੱਘਾ ਸਾਹਿਤਕਾਰ ਹੈ 
ਜਿਸ ਨੂੰ ਬਹੁਤ ਮਾਣ-ਸਨਮਾਨ ਵੀ ਮਿਲੇ ਹਨ ਅਤੇ ਉਸ ਨੇ 
ਕਈ ਸਨਮਾਨ ਲੈਣ ਤੋਂ ਇਨਕਾਰ ਵੀ ਕੀਤਾ ਹੈ। ਇਸ ਦਲਿਤ 
ਲੇਖਕ ਦਾ ਨਾਵਲ “ਕੁਸਮਾਬਾਲੇ” ਇਕ ਕਲਾਸਿਕ ਰਚਨਾ 
ਮੰਨੀ ਜਾਂਦੀ ਹੈ ਜਿਸ ਵਿਚ ਯਥਾਰਥਵਾਦ ਬਾਕੀ ਪੰਨਾ 44 'ਤੇ 


ਲੁਲਾਈਂ - ਅਗਸਤ 2022 42 


ਸੈਘਰਸ਼ੀ ਪਿੜ 


ਕੇਂਦਰੀਕਰਨ ਪੰਜਾਬ ਯੂਨੀਵਰਸਿਟੀ ਦਾ 


ਬਣਾਉਣ ਦਾ ਮਤਲਬ ਹੋਵੇਗਾ ਕਿ ਇਹ ਪੂਰੀ ਤਰ੍ਹਾਂ ਕੇਂਦਰ 
ਸਰਕਾਰ ਦੇ ਹੱਥ ਵਿੱਚ ਹੋਵੇਗੀ। ਇਹ ਪੌਜਾਬੀ ਭਾਸ਼ਾ, 
ਸੱਭਿਆਚਾਰ ਤੇ ਪੇਜਾਬ ਦੇ ਇਤਿਹਾਸ ਲਈ ਨਹੀਂ ਸਗੋ 
ਭਾਜਪਾ ਦੀ ਫਿਰਕੂ ਸਿਆਸਤ ਲਈ ਕੰਮ ਕਰੇਗੀ। ਇਹ 
ਯੂਨੀਵਰਸਿਟੀ ਖੋਹਣ ਦਾ ਮਤਲਬ ਪੰਜਾਬ ਨੂੰ ਬੌਧਿਕ, 
ਅਕਦਾਮਿਕ ਤੌਰ 'ਤੇ ਕਮਜੋਰ ਕਰਨਾ ਹੈ। ਇਸ ਨਾਲ ਜੜੇ 
ਪੰਜਾਬ ਦੇ ਕਰੀਬ 200 ਕਾਲਜ ਬੇਸਹਾਰਾ ਹੋ ਜਾਣਗੇ ਜਾਂ ਫੇਰ 
ਕੇਂਦਰ ਮੁਤਾਬਕ ਚੱਲਣਗੇ । 

ਅੰਗਰੇਜਾਂ ਵੇਲੇ ਪੰਜਾਬ ਦੇ ਲੋਕਾਂ ਨੇ ਇੱਕ ਲੱਖ 
ਰਪਏ ਦੇ ਫੈਡ ਇਕੱਠੇ ਕਰਕੇ 1882 ਵਿੱਚ ਲਾਹੌਰ ਵਿੱਚ 
ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕੀਤੀ। 1947 ਵਿੱਚ 
ਪੰਜਾਬ ਦੇ ਦੋ ਟੋਟੇ ਹੋ ਗਏ ਅਤੇ 
ਲਾਹੌਰ ਸਮੇਤ ਭਾਵੇਂ ਪੰਜਾਬ 
ਯੂਨੀਵਰਸਿਟੀ ਪੱਛਮੀ ਪੈਜਾਬ 
ਵਿੱਚ ਰਹਿ ਗਈ ਪਰ ਪੰਜਾਬ 
ਦੇ ਲੋਕਾਂ ਨੇ ਆਪਣੀ ਇਸ 
ਵਿਰਾਸਤ ਨੂੰ ਜਾਰੀ ਰੱਖਣ ਲਈ ਫੇਰ 1956 ਵਿੱਚ ਮੁੜ 
ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਖੜ੍ਹੀ ਕਰ ਲਈ । 1966 
ਵਿੱਚ ਪੰਜਾਬ ਦਾ ਮੁੜ-ਗਠਨ ਕੀਤਾ ਗਿਆ ਤਾਂ ਉਸ ਵੇਲੇ 
ਕੇਂਦਰ ਸਰਕਾਰ ਨੇ ਇਸਨੂੰ ਹਿਮਾਚਲ, ਹਰਿਆਣਾ ਤੇ ਪੰਜਾਬ 
ਦੀ ਇਹ ਕਹਿ ਕੇ ਸਾਂਝੀ ਯੂਨੀਵਰਸਿਟੀ ਬਣਾ ਦਿੱਤਾ ਕਿ 
ਇਹਨਾਂ ਤਿੰਨਾਂ ਸੂਬਿਆਂ ਦੇ ਕਾਲਜ ਇਸ ਨਾਲ ਜੁੜੇ ਹੋਏ ਹਨ 
ਤੇ ਨਾਲ ਹੀ ਆਪਣਾ ਕੰਟਰੋਲ ਵੀ ਸਥਾਪਤ ਕਰ ਲਿਆ। 
ਹਿਮਾਚਲ ਤੇ ਹਰਿਆਣਾ ਵੱਲੋਂ ਆਪਣੀਆਂ ਯੂਨੀਵਰਸਿਟੀਆਂ 
ਖੋਲ੍ਹੇ ਜਾਣ ਕਾਰਨ 1973 ਤੋਂ ਬਾਅਦ ਇਸ ਨਾਲ ਸਿਰਫ਼ 
ਪੰਜਾਬ ਦੇ ਕਾਲਜ ਹੀ ਜੁੜੇ ਰਹਿ ਗਏ ਹਨ ਅਤੇ ਹਰਿਆਣਾ ਤੇ 
ਹਿਮਾਚਲ ਦੀ ਹਿੱਸੇਦਾਰੀ ਖਤਮ ਹੋ ਗਈ । ਇਸ ਮਗਰੋਂ ਇਸਨੂੰ 
ਮੁੜ ਪੰਜਾਬ ਦੀ ਸੂਬਾਈ (ਸਟੇਟ) ਯੂਨੀਵਰਸਿਟੀ ਬਣਾ ਕੇ ਪੂਰੀ 
ਤਰ੍ਹਾਂ ਪੈਜਾਬ ਨੂੰ ਸੈਂਪੀ ਜਾਣੀ ਚਾਹੀਦੀ ਸੀ ਪਰ ਇਸਦੀ ਥਾਂ 
ਕੇਂਦਰ ਨੇ ਇਸ ਉੱਪਰ ਆਪਣਾ ਕੰਟਰੋਲ ਕਾਇਮ ਰੱਖਿਆ ਤੇ 
ਇਹ ਕੇਂਦਰ ਤੇ ਪੰਜਾਬ ਦੀ ਸਾਂਝੀ ਯੂਨੀਵਰਸਿਟੀ ਹੈ। ਹੁਣ 
ਕੇਂਦਰ ਸਰਕਾਰ ਪੰਜਾਬ ਦੀ ਹਿੱਸੇਦਾਰੀ ਖਤਮ ਕਰਕੇ ਇਸਨੂੰ 
ਪੰਜਾਬ ਕੋਲੋਂ ਖੋਹਣਾ ਚਾਹੁੰਦੀ ਹੈ । 

ਕੇਂਦਰ ਦੀ ਸੱਤਾ ਅਸਲ ਵਿੱਚ ਰਾਸ਼ਟਰੀ ਸਵੈਸੇਵਕ 


ਤਰਕਸ਼ੀਲ 


ਸੰਘ ਕੋਲ ਹੈ ਜੋ ਹਿੰਦੀ, ਹਿੰਦੂ ਤੇ ਹਿੰਦੁਸਤਾਨ ਦੇ ਨਾਹਰੇ ਹੇਠ 
ਪੂਰੇ ਭਾਰਤ ਉੱਪਰ ਹਿੰਦੀ ਥੋਪ ਕੇ ਇਸਨੂੰ ਜ਼ਬਰੀ ਇੱਕ ਹਿੰਦੂ 
ਕੌਮ ਵਿੱਚ ਬਦਲਨਾ ਚਾਹੁੰਦਾ ਹੈ। ਕਈ ਮਸਲਿਆਂ ਰਾਹੀਂ 
ਸੂਬਿਆਂ ਦੀ ਸੀਮਤ ਜਿਹੀ ਖ਼ਦਮੁਖਤਿਆਰੀ ਨੂੰ ਖੋਹ ਕੇ ਤਾਕਤਾਂ 
ਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਤੇਜੀ ਨਾਲ ਹੋ ਰਹੀ ਹੈ। 

1966 ਵਿੱਚ ਜਦ ਭਾਸ਼ਾ ਅਧਾਰ 'ਤੇ ਵੱਖਰਾ ਪੰਜਾਬੀ 
ਸੂਬਾ ਬਣਾਇਆ ਗਿਆ ਤਾਂ ਉਦੋਂ ਕੇਂਦਰ ਸਰਕਾਰ ਨੇ ਕਈ 
ਪੰਜਾਬੀ ਬੋਲਦੇ ਇਲਾਕੇ ਹਰਿਆਣਾ, ਹਿਮਾਚਲ ਵਿੱਚ ਛੱਡ 
ਦਿੱਤੇ। ਪੰਜਾਬ ਕੋਲੋਂ ਇਸਦੀ ਰਾਜਧਾਨੀ ਚੰਡੀਗੜ੍ਹ ਖੋਹਕੇ 
ਇਸਨੂੰ ਕੇਂਦਰ ਸਾਸ਼ਿਤ ਪ੍ਰ ਦੇਸ ਦਾ ਦਰਜਾ ਦਿੱਤਾ ਗਿਆ। 
ਹੁਣ ਕੇਂਦਰ ਦੀ ਗਿਰਝ ਅੱਖ ਪੰਜਾਬ ਯੂਨੀਵਰਸਿਟੀ ਉੱਪਰ ਹੈ। 
ਕੇਂਦਰ ਸਰਕਾਰ ਨੇ ਪਹਿਲਾਂ ਇੱਥੇ ਆਰ.ਐਸ.ਐਸ. ਦੇ ਨੰਮਾਇਦੇ 
ਨੂੰ ਵਾਈਸ ਚਾਂਸਲਰ ਥੋਪਿਆ ਹੈ, ਫੇਰ 
ਇੱਥੋਂ ਦੀ ਸੈਨੇਟ ਨੂੰ ਭੈਗ ਕਰਕੇ ਇਸਨੂੰ 
ਕੇਂਦਰ ਸਰਕਾਰ ਦੇ ਹੱਥ ਹੇਠ ਕਰਨ ਦੀ 
ਕੌਸ਼ਿਸ਼ ਕੀਤੀ ਜਿਸਨੂੰ ਇਸ 
ਯੂਨੀਵਰਸਿਟੀ ਦੇ ਵਿਦਿਆਰਥੀਆਂ, 
ਮੁਲਾਜਮਾਂ, ਅਧਿਆਪਕਾਂ ਤੇ ਪੈਜਾਬ ਹਿਤੈਸ਼ੀਆਂ ਨੇ ਸੈਘਰਸ਼ 
ਕਰਕੇ ਅਸਫਲ ਕਰ ਦਿੱਤਾ। ਇਸ ਕਰਕੇ ਹੁਣ ਯੂਨੀਵਰਸਿਟੀ 
ਖੋਹਣ ਦਾ ਕੰਮ ਅਦਾਲਤ ਰਾਹੀਂ ਕੀਤਾ ਜਾ ਰਿਹਾ ਹੈ। 

ਇਹ ਪੰਜਾਬ ਦੀਆਂ 3 ਸਰਕਾਰੀ ਯੂਨੀਵਰਸਿਟੀਆਂ 
ਵਿੱਚੋਂ ਇੱਕ ਹੈ ਤੇ ਪੰਜਾਬ ਦਾ ਮਾਣ ਹੈ। ਇਸਦੀ ਗਿਣਤੀ 
ਭਾਰਤ ਦੀਆਂ ਸਿਖਰਲੀਆਂ ਯੂਨੀਵਰਸਿਟੀਆਂ ਵਿੱਚ ਹੁੰਦੀ ਹੈ। 
ਇਸ ਨਾਲ ਪੈਜਾਬ ਦੇ ਕਰੀਬ 200 ਕਾਲਜ ਜੜੇ ਹੋਏ ਹਨ 
ਕਰਦੇ ਹਨ। ਇਸ ਯੂਨੀਵਰਸਿਟੀ ਨੇ ਪੰਜਾਬ ਨੂੰ ਅਨੇਕਾਂ 
ਵਿਦਵਾਨ, ਖੋਜੀ, ਸਾਹਿਤਕਾਰ, ਕਲਾਕਾਰ ਤੇ ਸਮਾਜਿਕ 
ਕਾਰਕੁੰਨ ਦਿੱਤੇ ਹਨ। ਇਹ ਯੂਨੀਵਰਸਿਟੀ ਪੰਜਾਬ ਦੇ ਲੋਕਾਂ 
ਲਈ ਰੁਜਗਾਰ ਦਾ ਵੀ ਵਸੀਲਾ ਹੈ। ਇਸ ਕਰਕੇ ਇਹ ਪੈਜਾਬ 
ਲਈ ਬਹੁਤ ਅਹਿਮ ਸੈਸਥਾ ਹੈ। 

ਮੌਜੂਦਾ ਜਾਂ ਪਿਛਲੀਆਂ ਸਰਕਾਰਾਂ 'ਚੋਂ ਕਿਸੇ ਨੇ ਵੀ 
ਕਦੇ ਪੰਜਾਬ ਯੂਨੀਵਰਸਿਟੀ ਉੱਪਰ ਪੇਜਾਬ ਦਾ ਹੱਕ ਜਤਾਉਣ 
ਦੀ ਕੋਸ਼ਿਸ ਇਸ ਕਰਕੇ ਵੀ ਨਹੀਂ ਕੀਤੀ ਕਿਉਂਕਿ ਇਹ ਪੈਜਾਬ 
ਯੂਨੀਵਰਸਿਟੀ ਦਾ ਸਲਾਨਾ ਖਰਚਾ ਚੁੱਕਣ ਨੂੰ ਤਿਆਰ ਨਹੀਂ 
ਹਨ । ਹਜਾਰਾਂ ਕਰੇੜ ਦੇ ਫਜੂਲ ਖਰਚੇ ਕਰਨ ਵਾਲੀਆਂ ਸਰਕਾਰਾਂ 


ਲੁਲਾਈਂ - ਅਗਸਤ 2022 43 


ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ 
ਲਈ ਰੁਪਈਆ ਵੀ ਖਰਚਣ ਨੂੰ ਤਿਆਰ ਨਹੀਂ ਹਨ, ਕਿਉਂਕਿ 
ਇਹ ਨਹੀਂ ਚਾਹੰਦੀਆਂ ਕਿ ਪੰਜਾਬ ਦੇ ਕਿਰਤੀ ਲੋਕਾਂ ਦੇ ਧੀਆਂ- 
ਪੁੱਤ ਚੰਗੀ ਸਿੱਖਿਆ ਹਾਸਲ ਕਰ ਸਕਣ । ਉਸਦੀ ਥਾਂ ਇਹਨਾਂ 
ਦਾ ਜੋਰ ਸਿੱਖਿਆ ਦਾ ਨਿੱਜੀਕਰਨ ਕਰਕੇ ਇਸਨੂੰ ਵੇਚਣ 'ਤੇ 
ਲੱਗਿਆ ਹੋਇਆ ਹੈ ਜਿਸ ਰਾਹੀਂ ਕਈ ਸਿਆਸੀ ਲੀਡਰ ਤੇ 
ਉਹਨਾਂ ਦੇ ਨੇੜਲੇ ਪ੍ਰਾਈਵੇਟ ਸਕੂਲ, ਕਾਲਜ ਤੋਂ 
ਯੁਨੀਵਰਸਿਟੀਆਂ ਖੋਲ੍ਹ ਕੇ ਕਰੋੜਾਂ ਦੀ ਕਮਾਈ ਕਰ ਰਹੇ ਹਨ। 
ਐਵੇ ਤਾਂ ਨਹੀਂ ਕਿ ਜਲੰਧਰ ਦੀ ਪ੍ਰਾਈਵੇਟ ਲਵਲੀ 
ਯੂਨੀਵਰਸਿਟੀ ਦੇ ਮਾਲਕ ਨਾਲ ਪੰਜਾਬ ਸਰਕਾਰ ਨੂੰ ਇਨਾ 
ਪਿਆਰ ਹੋ ਗਿਆ ਕਿ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ 
ਦਿੱਤਾ। ਦੂਜੇ ਪਾਸੇ ਇਹਦਾ ਹੱਲ ਇਹ ਵੀ ਨਹੀਂ ਕਿ ਇਸਨੂੰ 
ਕੇਂਦਰੀ ਯੂਨੀਵਰਸਿਟੀ ਬਣਾ ਦਿੱਤਾ ਜਾਵੇ, ਕਿਉਂਕਿ ਕੇਂਦਰ 
ਸਰਕਾਰ ਦਾ ਵੀ ਸਿੱਖਿਆ ਬਾਰੇ ਇਹੋ ਨਜਰੀਆ ਹੈ।ਉਹ ਵੀ 
ਸਿੱਖਿਆ ਦੇ ਬਜਟ ਉਪਰ ਕਟੌਤੀ ਕਰ ਰਹੀ ਹੈ ਜਿਸ ਕਾਰਨ 
ਗਰਾਂਟ ਘਟ ਰਹੀ ਹੈਂ' ਤੇ ਫੀਸਾਂ ਵਧ ਰਹੀਆਂ ਹਨ। 

ਪੰਜਾਬ ਦੇ ਲੋਕਾਂ ਨੇ ਇਸ ਯੂਨੀਵਰਸਿਟੀ ਦੇ ਬੂਟੇ ਨੂੰ 
ਕੁਰਬਾਨੀਆਂ ਕਰਕੇ ਪਾਲਿਆ ਪੋਸਿਆ। ਅੱਜ ਜਦੋਂ ਇਹ 
ਯੂਨੀਵਰਸਿਟੀ ਇੱਕ ਜਵਾਨ ਰੁੱਖ ਬਣ ਗਈ ਹੈ ਤਾਂ ਇਸਦੀ 
ਮਿੱਠੀ ਛਾਂ ਮਾਨਣ ਤੋ ਪੰਜਾਬ ਨੂੰ ਬਾਹਰ ਧੱਕਿਆ ਜਾ ਰਿਹਾ 
ਹੈ। ਇਹ ਪੈਜਾਬ ਯੂਨੀਵਰਸਿਟੀ ਅਤੇ ਪੰਜਾਬ ਸੂਬੇ ਦੇ ਸੈਸਥਾਪਕਾਂ 
ਦੀਆਂ ਕੋਸ਼ਿਸਾਂ ਨੂੰ ਬਰਬਾਦ ਕਰਨਾ ਹੋਵੇਗਾ।ਹੁਣ ਤੱਕ ਪਜਾਬ 
ਨੇ ਪਹਿਲਾਂ ਹੀ ਬਹੁਤ ਕੁੱਝ ਹੱਥੋਂ ਗੁਆ ਲਿਆ ਹੈ । ਕੇਂਦਰ ਦੇ 
ਧਾੜਵੀ ਹਾਕਮ ਅੱਜ ਪੰਜਾਬ ਯੂਨੀਵਰਸਿਟੀ ਦੇ ਵੇਹੜੇ ਵਿੱਚ 
ਖਲੋ ਕੇ ਪੰਜਾਬ ਨੂੰ ਵੰਗਾਰ ਰਹੇ ਹਨ । 

ਪੰਜਾਬ ਦੀਆਂ ਵਿਦਿਆਰਥੀ ਜਥੇਬੈਦੀਆਂ ਨੇ ਕੇਂਦਰ 
ਸਰਕਾਰ ਦੇ ਇਸ ਹਮਲੇ ਖਿਲਾਫ਼ ਤੇ ਪੇਜਾਬ ਯੂਨੀਵਰਸਿਟੀ 
ਉੱਪਰ ਪੈਜਾਬ ਦਾ ਹੱਕ ਬਹਾਲ ਕਰਵਾਉਣ ਲਈ ਸੈਘਰਸ਼ 
ਵਿੱਢਿਆ ਹੋਇਆ ਹੈ। ਮੁੱਖ ਮੈਗਾਂ ਹਨ: 
(1) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਨੂੰ ਦਿੱਤੀ ਜਾਵੇ 
ਅਤੇ ਇਸਦਾ ਕੇਂਦਰੀਕਰਨ ਬਦ ਕੀਤਾ ਜਾਏ । 
(2) ਸਿੱਖਿਆ ਦਾ ਨਿੱਜੀਕਰਨ, ਕੇਂਦਰੀਕਰਨ , ਕਾਰਪੋਰੇਟੀਕਰਨ 
ਅਤੇ ਭਗਵਾਂਕਰਨ ਕਰਨ ਵਾਲੀ ਕੌਮੀ ਸਿੱਖਿਆ ਨੀਤੀ 2020 
ਰੱਦ ਕਰੋ । 
(3) ਪੈਜਾਬ ਦੇ ਸਭ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ 
ਦੀ ਕੁੱਲ ਵਿੱਤੀ ਜਿੰਮਵਾਰੀ ਪੰਜਾਬ ਸਰਕਾਰ ਚੁੱਕੇ । 
(4) ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ, ਕਾਲਜਾਂ 


ਤਰਕਸ਼ੀਲ 


0 


ਅਤੇ ਸਕੂਲਾਂ ਦੇ ਐਦਰ ਅਧਿਆਪਕਾਂ ਅਤੇ ਬਾਕੀ ਅਮਲੇ 
ਦੀਆਂ ਖਾਲੀ ਅਸਾਮੀਆਂ ਭਰੀਆ ਜਾਣ। 
5. ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿੱਖਿਆ ਦੇ ਬਜਟ 'ਚ 
ਵਾਧਾ ਕੀਤਾ ਜਾਵੇ। ( ਸ੍ਰੋਤ: ਸੈਘਰਸ਼ਸੀਲ 
ਵਿਦਿਆਰਥੀ ਜਥੇਬੈਦੀਆਂ ਵੱਲੋਂ ਜਾਰੀ ਹੱਥ ਪਰਚੇ ਵਿੱਚੋਂ) 
...ਪੰਨਾ 42 ਦਾ ਬਾਕੀ ਦੀ ਵਿਧੀ ਤੋਂ ਅਗਾਂਹ ਜਾਂਦਿਆਂ 
ਦਲਿਤ ਵਿਦਰੋਹ ਦਾ ਚਿਤਰਣ ਕੀਤਾ ਗਿਆ ਹੈ। ਉਸ ਨੂੰ 
ਸਾਹਿਤ ਅਕਾਦਮੀ ਅਤੇ ਪਦਮ ਸ੍ਰੀ ਦੇ ਪੁਰਸਕਾਰਾਂ ਨਾਲ 
ਸਨਮਾਨਿਆ ਗਿਆ ਪਰ ਉਸ ਨੇ 2010 ਵਿਚ ਨਰਪਤੁੰਗਾ 
ਪੁਰਸਕਾਰ (100084103 /%ਗ੦) ਲੈਣ ਤੋਂ ਇਸ ਲਈ 
ਇਨਕਾਰ ਕਰ ਦਿੱਤਾ ਸੀ ਕਿ ਕੌਨੜ ਨੂੰ ਸਰਕਾਰੀ ਭਾਸ਼ਾ 
ਬਣਾਉਣ ਦੇ ਬਾਵਜੂਦ ਸਕੂਲਾਂ ਤੇ ਕਾਲਜਾਂ ਵਿਚ ਸਿੱਖਿਆ 
ਦੇਣ ਦਾ ਬੁਨਿਆਦੀ ਮਾਧਿਅਮ ਨਹੀਂ ਬਣਾਇਆ ਗਿਆ। 
ਉਸ ਨੇ 1990 ਵਿਚ ਰਾਜ ਸਭਾ ਦਾ ਮੈਂਬਰ ਬਣਨ ਤੋਂ ਵੀ 
ਇਨਕਾਰ ਕੀਤਾ ਅਤੇ ਦੇਸ਼ ਵਿਚ ਘੱਟ ਗਿਣਤੀ ਫ਼ਿਰਕੇ ਦੇ 
ਕਾਰਵਾਈਆਂ ਤੋ ਬਾਅਦ 2015 ਵਿਚ ਸਾਹਿਤ ਅਕਾਦਮੀ 
ਅਤੇ ਪਦਮ ਸੀ ਦੇ ਖ਼ਿਤਾਬ ਵਾਪਸ ਕਰ ਦਿੱਤੇ ।ਉਸਨੇ ਸਰਕਾਰ 
ਨੂੰ ਲਿਖੀ ਇਕ ਚਿੱਠੀ ਵਿਚ ਕਿਹਾ ਹੈ ਕਿ ਉਹ ਪੀ. ਲੰਕੇਸ਼ 
ਅਤੇ ਹੋਰ ਲੇਖਕਾਂ ਦੀ ਲਿਖਤਾਂ ਨੂੰ ਕਿਤਾਬਾਂ 'ਚੋਂ ਬਾਹਰ ਕੱਢਣ 
ਤੋਂ ਪ੍ਰੇਸ਼ਾਨ ਹੈ ਅਤੇ ਨਹੀਂ ਚਾਹੁੰਦਾ ਕਿ ਉਸ ਦੀ ਕੋਈ ਲਿਖਤ 
ਸਰਕਾਰ ਦੁਆਰਾ ਮਨਜ਼ੂਰ ਕੀਤੀਆਂ ਜਾ ਰਹੀਆਂ ਕਿਤਾਬਾਂ 
ਵਿਚ ਸ਼ਾਮਲ ਕੀਤੀ ਜਾਵੇ । ਡਾ. ਜੀ ਰਾਮਾਕ੍ਰਿਸ਼ਨ ਵੀ ਕੈਨੜ 
ਦਾ ਜਾਣਿਆ ਪਛਾਣਿਆ ਲੇਖਕ ਅਤੇ ਚਿੰਤਕ ਹੈ। 

ਇਹ ਸਾਹਿਤਕਾਰ ਕੀ ਕਹਿ ਰਹੇ ਹਨ ? ਇਹ ਸਾਹਿਤਕਾਰ 
ਸਥਾਪਤੀ ਨੂੰ ਵੱਖਰੀ ਤਰ੍ਹਾਂ ਨਾਲ ਲਲਕਾਰ ਰਹੇ ਹਨ। ਉਹ 
ਕਹਿ ਰਹੇ ਹਨ ਕਿ ਉਹ ਸਥਾਪਤੀ ਦਾ ਹਿੱਸਾ ਬਣਨ ਤੋ 
ਇਨਕਾਰ ਕਰਦੇ ਹਨ। ਮਹਾਦੇਵ ਨੇ ਆਪਣੇ ਪੱਤਰ ਵਿਚ 
ਲਿਖਿਆ ਹੈ ਕਿ ਜਿਨ੍ਹਾਂ ਨੇ ਪੀ. ਲੰਕੇਸ਼ ਅਤੇ ਹੋਰ ਲੇਖਕਾਂ ਦੀਆਂ 
ਲਿਖਤਾਂ ਕਿਤਾਬਾਂ 'ਚੋਂ ਕੱਢੀਆਂ ਹਨ, ਉਹ ਕੰਨੜ ਭਾਸ਼ਾ ਦੀ 
ਅਮੀਰੀ ਨੂੰ ਨਹੀਂ ਜਾਣਦੇ । ਦੇਵਨੂਰ ਮਹਾਦੇਵ ਅਤੇ ਜੀ. 
ਰਾਮਾਕ੍ਿਸ਼ਨ ਇਹ ਵਿਰੋਧ ਉਸ ਵੇਲੇ ਕਰ ਰਹੇ ਹਨ ਜਦ ਇਕ 
ਤੋਂ ਬਾਅਦ ਇਕ ਸਾਹਿਤਕਾਰ ਸਥਾਪਤੀ ਸਾਹਮਣੇ ਝੁਕਦਾ 
ਜਾ ਰਿਹਾ ਹੈ। ਉਹ ਸਾਹਿਤਕਾਰਾਂ ਅਤੇ ਸਾਹਿਤਕਾਰੀ ਲਈ 
ਨਵੇਂ ਮਿਆਰ ਵੀ ਸਥਾਪਿਤ ਕਰ ਰਹੇ ਹਨ।ਉਹ ਇਹ ਵੀ ਕਹਿ 
ਰਹੇ ਹਨ ਕਿ ਸਾਹਿਤ ਬਾਰੇ ਨਿਰਣਾ ਸਰਕਾਰਾਂ ਨੇ ਨਹੀਂ, ਲੋਕਾਂ 
ਅਤੇ ਪਾਠਕਾਂ ਨੇ ਕਰਨਾ ਹੈ। ਇਹੀ ਸਹੀ ਪਹੁੰਚ ਹੈ। 

(ਲੇਖ ਦੇ ਕੁੱਝ ਐਸ਼) 


ਲੁਲਾਈਂ - ਅਗਸਤ 2022 24 


ਤਰਕਸ਼ੀਲ ਜੁਲਾਈ - ਅਗਸਤ 2022 45 


ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ, ਕੈਨੇਡਾ ਨੇ ਕੀਤੀ 
ਕੌਮੀ ਐਗਜੈਕਟਿਵ ਕਮੇਟੀ ਦੀ ਚੋਣ 
ਸੁਸਾਇਟੀ ਵੱਲੋਂ ਕੀਤੀ ਗਈ ਚੋਣ ਵਿੱਚ ਵੈਨਕੋਵਰ 
ਤੋਂ ਬਾਈ ਅਵਤਾਰ ਨੂੰ ਪ੍ਰਧਾਨ, ਟੋਰਟੋ ਤੋਂ ਬਲਵਿੰਦਰ ਬਰਨਾਲਾ 
ਜੀ ਨੂੰ ਉੱਪ ਪ੍ਰਧਾਨ, ਟੋਰੇਟੋ ਤੋ ਹੀ ਬਲਦੇਵ ਰਹਿਪਾ ਜੀ ਨੂੰ 
ਜਨਰਲ ਸਕੱਤਰ, ਟੋਰੇਟੋ ਤੋਂ ਡਾ. ਬਲਜਿੰਦਰ ਸੇਖੋਂ ਨੂੰ ਮੀਡੀਆ 
ਅਤੇ ਐਜੂਕੇਸ਼ਨ ਸਕੱਤਰ ਅਤੇ ਵੈਨਕੋਵਰ ਤੋਂ ਜਗਰੂਪ ਧਾਲੀਵਾਲ 
ਨੂੰ ਵਿੱਤ ਸਕੱਤਰ ਚੁਣਿਆ ਗਿਆ। ਟੋਰੇਟੋ ਤੋਂ ਨਵ ਕਿਰਨ 
ਸਿੱਧੂ ਅਤੇ ਵੈਨਕੋਵਰ ਤੋਂ ਪਰਮਿੰਦਰ ਸਵੈਚ ਐਗਜੈਕਟਿਵ 
ਕਮੇਟੀ ਮੈਂਬਰ ਹੋਣਗੇ । ਕੈਲਗਿਰੀ ਤੋ ਗੋਪਾਲ ਸਿੰਘ ਕਾਉਂਕੇ , 


ਯੂਨਿਟ ਦੀ ਚੋਣ ਦੇ 6 ਮਹੀਨੇ ਪੂਰੇ ਹੋ ਜਾਣ 'ਤੇ ਪੱਕੇ ਤੌਰ ਤੇ 
ਅਗਜੈਕਟਿਵ ਕਮੇਟੀ ਮੈਂਬਰ ਹੋਣਗੇ । ਇਸੇ ਤਰ੍ਹਾਂ ਦੂਸਰੇ ਸ਼ਹਿਰਾਂ 
ਵਿੱਚ ਵੀ ਯੂਨਿਟਾਂ ਦੀ ਉਸਾਰੀ ਦਾ ਅਮਲ ਹੁੰਦਿਆਂ ਹੀ ਬਾਕੀ 
ਸਭ ਯੂਨਿਟ ਵੀ ਪੱਕੇ ਤੌਰ 'ਤੇ ਹਿੱਸਾ ਬਣਦੇ ਜਾਣਗੇ । ਬਲਵਿੰਦਰ 
ਬਰਨਾਲਾ ਜੀ ਨੂੰ ਅਤਰ ਰਾਸ਼ਟਰੀ ਪ੍ਰਤੀਨਿਧਤਾ ਦੇ ਮੁਖੀ ਵਜੋਂ 
ਵਾਧੂ ਚਾਰਜ ਵੀ ਦਿੱਤਾ ਗਿਆ ਹੈ। 
- ਬਲਦੇਵ ਰਹਿਪਾ (ਜਨਰਲ ਸਕੱਤਰ) 

ਇਕਾਈ ਅੰਮ੍ਰਿਤਸਰ : 

ਲੋਕ-ਨਾਟਕਕਾਰ ਗੁਰਸ਼ਰਨ ਭਾਅ ਜੀ ਦੇ ਜੱਦੀ ਘਰ ਨੂੰ 
ਯਾਦਗਾਰੀ ਮਿਊਜੀਅਮ ਬਨਾਉਣ ਅਤੇ ਵਿਰਾਸਤੀ ਦਰਜਾ ਦੇਣ 
ਦੀ ਮੰਗ 

ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਪੰਜਾਬ ਲੋਕ 
ਸਭਿਆਚਾਰਕ ਮੰਚ (ਪਲਸ ਪੰਚ) ਨੇ ਪੰਜਾਬ ਸਰਕਾਰ ਅਤੇ 
ਜ਼ਿਲ੍ਹਾ ਪ੍ਸ਼ਾਸਨ ਤੋਂ ਇਹ ਜੋਰਦਾਰ ਮੰਗ ਕੀਤੀ ਹੈ। ਇਹ ਘਰ 
ਰਣਜੀਤਪੁਰਾ, ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਸਥਿਤ ਹੈ। 
ਇਸ ਸੈਬੈਧੀ ਉੱਘੇ ਚਿੰਤਕ ਡਾ. ਪਰਮਿੰਦਰ, ਗੁਰਸ਼ਰਨ ਭਾਅ 
(ਭਾਈ ਮੰਨਾ ਸਿੰਘ) ਜੀ ਦੀ ਬੇਟੀ ਡਾ. ਅਰੀਤ, ਤਰਕਸ਼ੀਲ 
ਆਗੂ ਸੁਮੀਤ ਸਿੰਘ, ਪਲਸ ਮੰਚ ਦੇ ਸੂਬਾਈ ਆਗੂ ਅਮੋਲਕ 
ਸਿੰਘ, ਉੱਘੇ ਰੈਗਕਰਮੀ ਜਸਵੰਤ ਜਸ, ਫੋਕਲੋਰ ਆਗੂ ਰਮੇਸ਼ 
ਯਾਦਵ ਆਦਿ ਨੇ ਜੱਦੀ ਘਰ ਪਹੁੰਚ ਕੇ ਇਸ ਦੀ ਭੰਨ ਤੋੜ ਦਾ 
ਰੀਭੀਰ ਨੋਟਿਸ ਲੈਂਦਿਆ ਕਿਹਾ ਕਿ ਇਹ ਘਰ ਇਤਿਹਾਸਕ 
ਲੋਕ ਰੈਗਮੰਚ ਦੀ ਅਮੁੱਲੀ ਵਿਰਾਸਤ ਹੈ। ਇਹ ਕੋਈ ਸਾਧਾਰਨ 
ਮਕਾਨ ਨਹੀਂ, ਇਸ ਸਾਡੀ ਅਮੀਰ ਵਿਰਾਸਤ, ਇਨਕਲਾਬੀ, 
ਤਰਕਸ਼ੀਲ 


ਲੋਕ ਪੱਖੀ ਰੈਗਮੰਚ ਦੀ ਇਤਿਹਾਸਕ ਕੌਮੀ ਯਾਦਗਾਰ ਹੈ। 
ਇਸ ਦੇ ਮੂਲ ਸਰੂਪ ਨਾਲ ਛੇੜ ਛਾੜ ਦੀ ਕੋਈ ਵੀ ਕੋਸ਼ਿਸ਼ 
ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਇਸ ਵੱਡੇ ਜਨਤਕ ਵਿਰੋਧ 
ਕਾਰਣ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਭੋਨ ਤੋੜ ਦੇ 
ਖਿਲਾਫ਼ ਮੇਨ ਗੇਟ ਉੱਤੇ ਨੋਟਿਸ ਲਗਾ ਕੇ ਲੋਕ ਆਵਾਜ਼ ਦੇ 
ਹੱਕ ਵਿਚ ਸਟੇਟਸ ਕੋ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ। 
ਇਸ ਉਪਰੈਤ ਇਕੱਤਰ ਰੈਗ-ਕਰਮੀਆਂ, ਬੁੱਧੀ-ਜੀਵੀਆਂ, 
ਜਮਹੂਰੀ ਅਧਿਕਾਰ ਆਗੂਆਂ, ਸਭਿਆਚਾਰਕ ਕਾਰਕੁੰਨਾਂ, 
ਤਰਕਸ਼ੀਲ ਆਗੂਆਂ, ਸਾਹਿਤਕਾਰਾਂ, ਵਿਦਿਆਰਥੀਆਂ, 
ਕਿਸਾਨਾਂ, ਮਜ਼ੂਦਰਾਂ ਆਦਿ ਨੇ ਇੱਕ ਮੀਟਿੰਗ ਵਿਰਸਾ ਵਿਹਾਰ 
ਵਿਖੇ ਕੀਤੀ ਜਿਸ ਵਿਚ “ਗੁਰਸ਼ਰਨ ਸਿੰਘ ਵਿਰਾਸਤ ਸੈਭਾਲ 
ਕਮੇਟੀ” ਦੀ ਸਥਾਪਨਾ ਕੀਤੀ ਗਈ । ਇੱਕ ਪੰਜ ਮੈਂਬਰੀ ਸੈਚਾਲਨ 
ਕਮੇਟੀ ਦਾ ਗਠਨ ਕੀਤਾ ਜਿਸ ਲਈ ਦੇਸ਼ ਭਗਤ ਯਾਦਗਾਰ 
ਕਮੇਟੀ ਜਲੰਧਰ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਅਤੇ 
ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ ਨੂੰ ਕਮੇਟੀ ਦਾ 
ਸਿੰਘ, ਫੋਕਲੋਰ ਰਿਸਰਚ ਅਕਾਦਮੀ ਦੇ ਰਮੇਸ਼ ਯਾਦਵ ਅਤੇ 
ਉੱਘੇ ਫਿਲਮ ੜੇ: 
ਅਦਾਕਾਰ ਜਸਵੰਤ।.; ਵੌ 


ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। 
ਜਲ੍ਹਿਆਂ ਵਾਲਾ ਬਾਗ਼ ਵਿਚ ਸੁੰਦਰੀਕਰਨ ਦੇ ਨਾਮ ਹੇਠ 
ਇਤਿਹਾਸਕ ਮੂਲ ਸਰੂਪ ਅਤੇ ਪ੍ਰਮਾਣਿਕ ਤੱਥਾਂ ਨਾਲ ਛੇੜਛਾੜ 
ਅਤੇ ਸੈਭਾਵਿਤ ਟਿਕਟ ਲਗਾਏ ਜਾਣ ਦਾ ਵਿਰੋਧ 
ਇਹ ਰੋਸ਼ ਪ੍ਰ ਦਰਸ਼ਨ ਕੀਤਾ ਗਿਆ। ਤਰਕਸ਼ੀਲ ਆਗੂਆਂ 
ਜਸਪਾਲ ਬਾਸਰਕਾ, ਸੁਮੀਤ ਸਿੰਘ, ਅਸ਼ਵਨੀ ਕੁਮਾਰ ਨੇ 
ਸੰਬੋਧਨ ਕਰਦਿਆਂ ਕਿਹਾ ਕਿ ਇਤਿਹਾਸਕ ਮੂਲ ਸਰੂਪ ਅਤੇ 
ਦਾ ਅਪਮਾਨ ਹੈ। ਇਸ ਸੈਬੈਧੀ ਇਕਾਈ ਵੱਲੋਂ ਪਿਛਲੇ ਦੋ 
ਸਾਲ ਤੋ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਵਿਸ਼ੇਸ਼ 
ਤੌਰ 'ਤੇ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਵੱਲੋਂ ਦੇਸ਼ ਦੇ 
ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ 


ਲੁਲਾਈਂ - ਅਗਸਤ 2022 46 


ਦੇਣ ਵਿਚ ਸਹਿਯੋਗ ਤੋਂ ਬਿਨ੍ਹਾਂ ਪਿਛਲੇ ਸਾਲ 23 ਅਕਤੂਬਰ 
ਨੂੰ ਜਲ੍ਹਿਆਂ ਵਾਲਾ ਬਾਗ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਵੀ 
ਕੀਤੀ ਗਈ ਸੀ ਅਤੇ ਚੌਡੀਗੜ੍ਹ ਵਿਖੇ 6 ਨਵੰਬਰ ਨੂੰ ਪੰਜਾਬ ਦੇ 
ਰਾਜਪਾਲ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਕੇਂਦਰ ਸਰਕਾਰ 
ਨੇ ਮੁੱਦੇ ਨੂੰ ਸਲਝਾਉਣ ਲਈ ਕੋਈ ਪਹਿਲੀ ਕਦਮੀ ਨਹੀਂ 
ਕੀਤੀ । ਜੇਕਰ ਇਹ ਲੋਕ ਵਿਰੋਧੀ ਫੈਸਲਾ ਵਾਪਸ ਨਾ ਲਿਆ 
ਗਿਆ ਤਾਂ ਬਾਗ਼ ਸਾਹਮਣੇ ਪੱਕਾ ਧਰਨਾ ਲਾਇਆ ਜਾਵੇਗਾ। 
ਫ਼ਾਸੀਵਾਦੀ ਯੋਗੀ ਸਰਕਾਰ ਵੱਲੋਂ ਮੁਸਲਿਮ ਫਿਰਕੇ ਦੇ ਖਿਲਾਫ਼ 
ਬਦਲਾ ਲਊ ਬੁਲਡੋਜ਼ਰ ਕਾਰਵਾਈ ਤੁਰਤ ਬਦ ਕਰਨ ਦੀ ਵੀ 
ਜ਼ੋਰਦਾਰ ਮੰਗ ਕੀਤੀ ਗਈ। ਮਾਸਟਰ ਕੁਲਜੀਤ ਵੇਰਕਾ, 
ਮਨਜੀਤ ਬਾਸਰਕਾ, ਕਾ. ਬਲਵਿੰਦਰ ਦੁਧਾਲਾ, ਮੇਜਰ ਸਿਘ, 
ਬਲਦੇਵ ਰਾਜ ਵੇਰਕਾ, ਹਰਜਿੰਦਰ ਜਲਾਲਪੁਰ, ਬੀ. ਐਮ. ਸਿੰਘ, 
ਰਾਜ ਕੁਮਾਰ ਵੇਰਕਾ, ਰਮੇਸ਼ ਕੁਮਾਰ, ਸ਼ਕਤੀ ਕੁਮਾਰ, ਬਨਾਰਸੀ 
ਦਾਸ, ਪ੍ਰਿੰਸੀਪਲ ਮੇਲਾ ਰਾਮ, ਦਮਨਜੀਤ ਕੌਰ, ਨਵਰੀਤ, ਪ੍ਰੋ. 
ਹੇਮੰਤ ਕੁਮਾਰ ਨੇ ਵੀ ਸਮੂਲੀਅਤ ਕੀਤੀ। 

9 ਜੂਨ ਨੂੰ ਚੰਡੀਗੜ੍ਹ ਵੱਲ “ਪੰਜਾਬ ਯੂਨੀਵਰਸਿਟੀ ਬਚਾਓ” 


ਰਮ ਮਿ ਕੀਤੀ 2090-ਅਜੰਦੀ ਦੇ ਵਿਰਲੇ ਵਿਚ ਕੀਣੇ 
ਇਸ ਮਾਰਚ ਅਤੇ ਮੋਹਾਲੀ ਰੋਸ ਰੈਲੀ ਵਿਚ ਸੁਮੀਤ ਸਿੰਘ ਦੀ 


ਅਗਵਾਈ ਹੇਠ ਸਮੂਲੀਅਤ ਕੀਤੀ ਗਈ। _ - ਸੁਮੀਤ ਸਿੰਘ 
ਇਕਾਈ ਸੈਗਰੂਰ : 
ਪੈਨਸ਼ਨਰਜ ਮੀਟਿੰਗ ਵਿਚ ਤਰਕਸ਼ੀਲਾਂ ਦਾ ਹੋਕਾ : 


ਬੀ ਐਸ ਐਨ ਐਲ ਧੈਨਸ਼ਨਰਜ ਐਸੋਸੀਏਸਨ ਦੀ ਮੀਟਿੰਗ 
ਵਿਚ ਸਥਾਨਕ ਸਿਟੀ ਪਾਰਕ ਵਿਖੇ ਤਰਕਸ਼ੀਲ ਸਮਾਗਮ 
ਕਰਵਾਇਆ ਗਿਆ । ਐਸੋਸੀਏਸਨ ਦੇ ਸਕੱਤਰ ਰਜਨੀਸ਼ ਕੁਮਾਰ 
ਨੇ ਤਰਕਸ਼ੀਲ ਟੀਮ ਸਮੇਤ ਹਾਜਰੀਨ ਦਾ ਧੰਨਵਾਦ ਕੀਤਾ । 
ਮੁੱਖ ਬੁਲਾਰੇ ਦੇ ਤੌਰ 'ਤੇ ਮਾਸਟਰ ਪਰਮਵੇਦ ਨੇ ਸੈਬੋਧਨ ਕੀਤਾ। 
ਇਕਾਈ ਪਟਿਆਲਾ ਮੁਖੀ ਚਰਨਜੀਤ ਪਟਵਾਰੀ ਨੇ ਵੀ ਵਿਚਾਰ 
ਸਾਂਝੇ ਕੀਤੇ। ਸਵਾਲ ਜਵਾਬ ਸੈਸ਼ਨ ਵਿਚ ਗੁਰਮੇਲ ਸਿੰਘ, 
ਐਲ ਐਸ ਬਾਂਸਲ, ਰਾਜ ਕੁਮਾਰ, ਸੁਰਿੰਦਰ ਪਾਲ ਨੇ ਭਾਗ 
ਲਿਆ। ਤਰਕਸ਼ੀਲ ਆਗੂ ਰਾਮ ਕੁਮਾਰ ਪਟਿਆਲਾ ਨੇ ਜਾਦੂ- 
ਟਰਿੱਕ ਪੇਸ਼ ਕੀਤੇ । ਮਹਿੰਦਰ ਸਿੰਘ ਏ ਜੀ ਐਮ ਤੇ ਰਘਬੀਰ 
ਸਿੰਘ ਨੇ ਸਾਰਿਆਂ ਦਾ ਧਨਵਾਦ ਕੀਤਾ । ਸ਼ਿਵ ਨਰਾਇਣ ਨੇ 
ਸਟੇਜ ਸੈਚਾਲਨ ਕੀਤਾ । ਤਰਕਸ਼ੀਲ ਸਾਹਿਤ ਵੰਡਿਆ ਗਿਆ 


ਅਤੇ ਮੈਗਜੀਨ ਦੇ ਨਵੇਂ ਪਾਠਕ ਬਣਾਏ ਗਏ। - ਪਰਮਵੇਦ 
ਤਰਕਸ਼ੀਲ ਆਗੂ ਮਰਹੂਮ ਦਲੇਲ ਸਿੰਘ ਦਾ ਮ੍ਰਿਤਕ 
ਤਰਕਸ਼ੀਲ 


ਸਰੀਰ ਖੋਜ ਕਾਰਜਾਂ ਲਈ ਕੀਤਾ ਪ੍ਰਦਾਨ 

ਇਕਾਈ ਪਟਿਆਲਾ ਦੇ ਬਹੁਤ ਹੀ ਸਰਗਰਮ ਤਰਕਸ਼ੀਲ 
ਆਗੂ ਦਲੇਲ ਸਿੰਘ ਜੀ ਦੀ 82 ਸਾਲ ਦੀ ਉਮਰ ਪੂਰੀ ਹੋਣ 
ਉਪਰੈਤ ਮੌਤ ਹੋ ਗਈ ।ਉਨ੍ਹਾਂ ਦੀ ਇੱਛਾ ਅਨੁਸਾਰ ਮੌਤ ਉਪਰੈਤ 
ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਸਰਕਾਰੀ 
ਮੈਡੀਕਲ ਕਾਲਜ, ਪਟਿਆਲਾ ਵਿਖੇ ਪ੍ਰ ਦਾਨ ਕੀਤੀ ਗਈ। 
ਉਨ੍ਹਾਂ ਆਪਣਾ ਜੀਵਨ ਬੈਂਕ ਮੁਲਾਜ਼ਮ ਤੋਂ' ਸ਼ੁਰੂ ਕੀਤਾ। ਉਹ 
ਯੂਨੀਅਨ ਦੇ ਸੂਬਾ ਆਗੂ ਰਹੇ। ਜੀਵਨ ਵਿੱਚ ਬਹੁਤ ਸੈਘਰਸ਼ 
ਕਰਕੇ ਪ੍ਰਾਪਤੀਆਂ ਕੀਤੀਆਂ।ਉਹ ਆਪਣੇ ਪਿੱਛੇ 2 ਲੜਕੀਆਂ 
ਛੱਡ ਗਏ । ਉਨ੍ਹਾਂ ਦੋਨਾਂ ਲੜਕੀਆਂ ਨੂੰ ਵਧੀਆ ਪੜ੍ਹਾ ਲਿਖਾ 
ਕੇ ਉੱਚ ਅਹੁਦਿਆਂ ਤੱਕ ਪਹੁੰਚਾਇਆ । ਇਹ ਦੋਨੋਂ ਲੜਕੀਆਂ 
ਆਪੋ ਆਪਣੇ ਖੇਤਰ ਵਿੱਚ ਸਮਾਜ ਨੂੰ ਵਧੀਆ ਬਣਾਉਣ 
ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਦਲੇਲ ਸਿੰਘ ਜੀ 
ਸਮਝਦੇ ਸਨ ਕਿ ਮੌਜੂਦਾ ਜੀਵਨ ਵਿੱਚ ਹੀ ਮਨੁੱਖਤਾ ਦੇ ਭਲੇ 
ਲਈ ਸਮਾਜ ਵਿੱਚ ਉਚ-ਨੀਚ, ਭੇਦ-ਭਾਵ ਖਤਮ ਕਰਕੇ ਹਰ 
ਇਕ ਨੂੰ ਬਰਾਬਰੀ ਦਾ ਰੁਤਬਾ ਮਿਲਣ ਤੱਕ ਸੈਘਰਸ਼ ਕਰਨਾ 
ਚਾਹੀਦਾ ਹੈ ਤਾਂ ਹੀ ਸਮਾਜ ਵਿਗਿਆਨਕ ਵਿਚਾਰਧਾਰਾ 
ਅਨੁਸਾਰ ਖੁਸ਼ਹਾਲ ਬਣ ਸਕਦਾ ਹੈ। ਉਨ੍ਹਾਂ ਦੀ ਮੌਤ 'ਤੇ 
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੇ 
ਮੁਖੀ ਚਰਨਜੀਤ ਪਟਵਾਰੀ ਅਤੇ ਜਮਹੂਰੀ ਅਧਿਕਾਰ ਸਭਾ ਦੇ 
ਪ੍ਧਾਨ ਰਣਜੀਤ ਸਿੰਘ ਘੁੰਮਣ ਨੇ ਬਹੁਤ ਹੀ ਦੁੱਖ ਦਾ ਇਜ਼ਹਾਰ 
ਕੀਤਾ। ਇਸ ਦੁੱਖ ਦੀ ਘੜੀ ਮੌਕੇ ਮ੍ਰਿਤਕ ਦੇਹ ਨੂੰ ਪ੍ਰ ਦਾਨ 
ਕਰਨ ਸਮੇਂ ਇਕਾਈ ਪਟਿਆਲਾ ਦੇ ਆਗੂ ਰਾਮ ਸਿੰਘ ਬੈਗ, 
ਰਾਮ ਕੁਮਾਰ ਢਕੜੱਬਾ, ਸੁਰਿੰਦਰਪਾਲ, ਲਾਭ ਸਿੰਘ, ਪੂਰਨ 
ਸਿੰਘ, ਕੁਲਵੈਤ ਅਤੇ ਜਮੂਹਰੀ ਅਧਿਕਾਰ ਸਭਾ ਦੇ ਜਨਰਲ 
ਸਕੱਤਰ ਵਿਧੂ ਸ਼ੇਖਰ ਭਾਰਦਵਾਜ, ਡਾ. ਬਰਜਿੰਦਰ ਸਿੰਘ ਸੋਹਲ, 
ਸੁੱਚਾ ਸਿੰਘ, ਤਰਸੇਮ ਧੂਰੀ, ਬਚਿੱਤਰ ਸਿੰਘ, ਰਣਜੀਤ ਸਿੰਘ 
ਪੱਤਰਕਾਰ ਅਤੇ ਹੋਰ ਵੱਖ-ਵੱਖ ਜਥੇਬੈਦੀਆਂ ਦੇ ਆਗੂ ਅਤੇ 
ਮੈਂਬਰ ਸ਼ਾਮਿਲ ਹੋਏ। ਅਨਾਟਮੀ ਵਿਭਾਗ, ਮੈਡੀਕਲ ਕਾਲਜ 
ਪਟਿਆਲਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਦੇਹ ਨੂੰ 
ਪ੍ਰ ਦਾਨ ਕਰਨ ਸਮੇ ਬਹੁਤ ਸਹਿਯੋਗ ਦਿੱਤਾ। 
ਇਕਾਈ ਰੋਪੜ 

ਮਾ. ਪ੍ਰੀਤਮ ਕੁਮਾਰ ਯਾਦਗਾਰੀ ਨਾਟਕ ਮੇਲਾ 

ਇਹ ਨਾਟਕ ਮੇਲਾ 27 ਮਈ ਨੂੰ ਗਾਂਧੀ ਸਕੂਲ, ਰੋਪੜ ਵਿਖੇ 
ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ 
ਅਫ਼ਸਰ (ਰੋਪੜ) ਜਰਨੈਲ ਸਿੰਘ ਜੀ ਸਨ। ਕਾਂਤੀ ਕਲਾ ਮੋਚ 
ਰੋਪੜ ਵੱਲੋਂ ਨਾਟਕ “ਮਾਂ” ਅਤੇ 'ਲਪਟਾਂ 'ਚੋ ਉਠਦੇ ਸਵਾਲ” 
ਖੇਡੇ ਗਏ ਜਿਨ੍ਹਾਂ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ । ਜਰਨੈਲ 


ਲੁਲਾਈਂ - ਅਗਸਤ 2022 47 


ਸਿੰਘ ਜੀ ਨੇ ਸੈਬੋਧਨ ਕਰਦਿਆਂ ਕਿਹਾ ਕਿ ਬਿਹਤਰ ਜ਼ਿੰਦਗੀ 
ਦਾ ਰਾਹ ਕਿਤਾਬਾਂ ਵਿੱਚੋਂ ਹੋ ਕੇ ਲੰਘਦਾ ਹੈ। ਜਥੇਬੈਦੀ ਦੇ ਜੋਨ 
ਮੁਖੀ ਸੇਵਾ ਮੁਕਤ ਧਿਰਿਸੀਪਲ ਗੁਰਮੀਤ ਖਰੜ ਨੇ ਵੀ ਆਪਣੇ 
ਵਿਚਾਰ ਪੇਸ਼ ਕੀਤੇ । ਮਾਸਟਰ ਪ੍ਰੀਤਮ ਕੁਮਾਰ ਜੀ ਦੇ ਪੁੱਤਰ 
ਸੈਜੀਵ ਕੁਮਾਰ, ਕਰੀਬੀ ਦੋਸਤ ਲੈਕਚਰਾਰ ਸੁਰਜਨ ਸਿੰਘ, 
ਪਵਨ ਰੱਤੋ , ਅਸ਼ੋਕ ਕੁਮਾਰ ਅਤੇ ਅਜੀਤ ਪ੍ਰਦੇਸੀ ਨੇ ਵੀ ਸੈਥੋਧਨ 
ਕੀਤਾ। ਇਕਾਈ ਮੈਂਬਰ ਹਰਨੇਕ ਚੱਕ ਕਰਮਾਂ ਨੇ ਧੰਨਵਾਦ 
ਕੀਤਾ । ਇਸ ਮੌਕੇ ਜਰਨੈਲ ਕ੍ਰਾਂਤੀ, ਸ਼ਮਸ਼ੇਰ ਮੋਹਾਲੀ, ਬਲਵੀਰ 
ਖੈਰਾਬਾਦ, ਹਰਵਿੰਦਰ ਸੁਖਰਾਮਪੁਰੀ, ਮਾ. ਪਰਵਿੰਦਰ ਸਿੰਘ, 
ਜਸਪਾਲ ਮਾਜਰੀ, ਅਮਨਦੀਪ ਘੁੰਮਣ, ਮਾ. ਪੀਤਮ ਕੁਮਾਰ 
ਜੀ ਦੇ ਪਰਿਵਾਰਕ ਮੈਂਬਰ ਅਤੇ ਰੋਪੜ ਇਕਾਈ ਦੇ ਸਾਰੇ ਮੈਂਬਰ 
ਵੀ ਹਾਜ਼ਰ ਸਨ। 

ਪੁਸਤਕ ਪ੍ਰ ਦਰਸ਼ਨੀ: 24-04-2022 ਨੂੰ ਅਨੁਸੂਚਿਤ ਜਾਤੀਆਂ 


ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ 
ਵੱਲੋਂ ਨੂੰਹੋਂ ਕਲੋਨੀ, ਥਰਮਲ ਪਲਾਟ, ਘਨੌਲੀ ਵਿਖੇ ਡਾ.ਬੀ.ਆਰ. 
ਅੰਬੇਦਕਰ ਜੀ ਦੇ ਜਨਮ ਦਿਨ 'ਤੇ ਕਰਵਾਏ ਸਮਾਗਮ ਵਿੱਚ 
ਇਕਾਈ ਵੱਲੋਂ ਅਸ਼ੋਕ ਕੁਮਾਰ ਜੀ ਨੇ ਇਸ ਸਮਾਗਮ ਵਿੱਚ 
ਸੰਬੋਧਨ ਕੀਤਾ। ਇਸ ਮੌਕੇ ਅਸ਼ੋਕ ਜੀ ਦੀ ਅਗਵਾਈ ਹੇਠ 
ਪੁਸਤਕ ਪ੍ਰਦਰਸ਼ਨੀ ਲਗਾਈ ਗਈ ।ਉਹਨਾਂ ਦੀ ਜੀਵਨ ਸਾਥਣ 
ਮੀਨਾਕਸ਼ੀ, ਪਵਨ ਰੱਤੋ , ਹਰਨੇਕ ਚੱਕ ਕਰਮਾਂ, ਅਜੀਤ ਪ੍ਰਦੇਸੀ 
ਅਤੇ ਮਾ. ਪਰਵਿੰਦਰ ਜੀ ਨੇ ਸ਼ਮੂਲੀਅਤ ਕੀਤੀ। 
ਵਾਤਾਵਰਨ ਬਚਾਓ ਹੋਕਾ 

ਸਤਲੁਜ ਦਰਿਆ ਰੋਪੜ ਦੇ ਕੋਢੇ ਵਾਤਾਵਰਨ ਬਚਾਓ ਦਾ 
ਹੋਕਾ ਦੇਣ ਲਈ ਇਕਾਈ ਰੋਪੜ ਦੀ ਟੀਮ ਅਜੀਤ ਪ੍ਰ ਦੇਸੀ ਦੀ 
ਅਗਵਾਈ ਹੇਠ ਇੱਕਠੀ ਹੋਈ । ਅਸ਼ੋਕ ਕੁਮਾਰ ਜੀ ਦੀ ਗੱਡੀ 
'ਤੇ ਪੁਸਤਕ, ਚਾਰਟ ਪ੍ਰ ਦਰਸ਼ਨੀ ਲਗਾਈ ਗਈ । ਮਾਸਟਰ 
ਪਰਵਿੰਦਰ, ਅਮਰ ਨਾਥ, ਪਵਨ ਰੱਤੋਂ , ਹਰਵਿੰਦਰ ਸੁਖਰਾਮਪੁਰੀ 
ਤੇ ਰੇਂਜ ਅਫ਼ਸਰ ਵਣ ਵਿਭਾਗ ਅਨਿਲ ਕੁਮਾਰ ਜੀ ਵਿਸ਼ੇਸ਼ ਤੌਰ 
`ਤੇ ਇਸ ਮੁਹਿੰਮ ਵਿੱਚ ਸ਼ਾਮਲ ਹੋਏ । ਲੋਕਾਂ ਵਿੱਚ ਇਸ ਹੋਕੇ ਦੇ 


ਪਰਚੇ ਵੀ ਵੰਡੇ ਗਏ। - ਗਿਆਨ ਚੰਦ ਰੋਪੜ 
ਬਾਪੂ ਬਲਵੈਤ ਸਿੰਘ ਦਾ ਮਿ੍‌ਤਕ ਸਰੀਰ ਮੈਡੀਕਲ ਖੋਜ 
ਕਾਰਜਾਂ ਲਈ ਪ੍ਰਦਾਨ ਕੀਤਾ । 


ਡਾ. ਬਲਜਿੰਦਰ ਸਿੰਘ ਅਤੇ ਬਲਜੀਤ ਸਿੰਘ, 
ਅਜੀਤ ਰੋਡ ਬਠਿੰਡਾ ਨੇ ਆਪਣੇ ਪਿਤਾ ਬਲਵੰਤ ਸਿੰਘ ਜੀ 
ਦੀ ਮੌਤ ਉਪਰੋਤ ਉਨ੍ਹਾਂ ਦੀ ਐਤਿਮ ਇੱਛਾ ਅਨੁਸਾਰ ਉਨ੍ਹਾਂ 
ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਅਤੇ ਮਨੁੱਖਤਾ ਦੀ 
ਸਾਇੰਸ, ਬਠਿੰਡਾ ਨੂੰ ਸਮੂਹ ਪਰਿਵਾਰ ਦੀ ਸਹਿਮਤੀ ਨਾਲ 


ਤਰਕਸ਼ੀਲ 


ਪ੍ਰਦਾਨ ਕੀਤੀ । 

ਸਰੀਰ ਪ੍ਰ ਦਾਨੀ ਬਾਪੂ ਬਲਵੈਤ ਸਿਘ ਜੀ ਨੇ ਤਰਕਸ਼ੀਲ 
ਸੁਸਾਇਟੀ ਦੇ ਪ੍ਰਧਾਨ ਮਰਹੂਮ ਕ੍ਰਿਸ਼ਨ ਬਰਗਾੜੀ ਜੀ ਦੇ 2002 
ਵਿੱਚ ਸੀ ਐਮ ਸੀ ਲੁਧਿਆਣਾ ਨੂੰ ਪ੍ਰਦਾਨ ਕੀਤੇ ਮਿ੍‌ਿਤਕ 
ਸਰੀਰ ਬਾਰੇ ਜਾਣਕੇ ਸੈਨ 2004 ਵਿੱਚ ਆਪਣੀ ਮੌਤ ਉਪਰੈਤ 
ਆਪਣਾ ਸਰੀਰ ਪ੍ਰ ਦਾਨ ਕਰਵਾਏ ਜਾਣ ਸਬਧੀ ਹਲਫਨਾਮਾ 
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਇਕਾਈ ਬਠਿੰਡਾ ਨੂੰ 
ਦਿੱਤਾ ਸੀ। 87 ਸਾਲਾਂ ਬਲਵੇਤ ਸਿੰਘ ਜੀ ਦੀ ਰਾਤ ਨੂੰ ਮੌਤ 
ਹੋਣ ਉਪਰੈਤ ਸਵੇਰੇ 18/06/22 ਨੂੰ ਉਹਨਾਂ ਦਾ ਮ੍ਿਤਕ 
ਸਰੀਰ ਤਰਕਸ਼ੀਲ ਆਗੂਆਂ ਰਾਜਪਾਲ ਸਿੰਘ, ਮਾ. ਗਿਆਨ 
ਸਿੰਘ, ਰਾਮ ਸਿਘ ਨਿਰਮਾਣ, ਕੁਲਵੰਤ ਸਿੰਘ, ਮੇਜਰ ਗਹਿਰੀ, 
ਬਿਕਰਮਜੀਤ, ਕੇਵਲ ਕ੍ਰਿਸ਼ਨ ਬੱਬੂ, ਕਲਵਿੰਦਰ ਹੈਪੀ ਅਤੇ 
ਕੀਤਾ ਰਿਆ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ 
ਆਗੂ ਮੁਖਤਿਆਰ ਸਿੰਘ ਪੂਹਲਾ, ਜਮਹੂਰੀ ਅਧਿਕਾਰ ਸਭਾ ਤੋ 
ਪੁੱਜੇ ਪ੍ਰਿਤਪਾਲ ਸਿੰਘ, ਪ੍ਧਾਨ ਬੱਗਾ ਸਿਘ, ਡਾਕਟਰ ਅਜੀਤ 
ਪਾਲ ਸਿੰਘ, ਮੇਦਰ ਜੱਸੀ ਤੋਂ ਇਲਾਵਾ ਸੁਖਮਦਰ ਸਿੰਘ ਸਮੇਤ 
ਕਈ ਜਨਤਕ ਜਥੇਬਦੀਆਂ ਦੇ ਆਗੂਆਂ ਦੀ ਹਾਜਰੀ ਅਤੇ 
ਸਹਿਯੋਗ ਰਿਹਾ। 

ਵਰਨਣ ਯੋਗ ਹੈ ਕਿ ਸਰੀਰ ਪ੍ਰ ਦਾਨੀ ਬਾਪੂ ਬਲਵੈਤ 
ਸਿੰਘ ਜੀ ਦੇ ਛੋਟੇ ਭਰਾ ਕੁਲਵੰਤ ਸਿੰਘ ਜੀ ਦਾ ਵੀ 2017 
ਵਿੱਚ ਉਹਨਾਂ ਦੀ ਆਪਣੀ ਇੱਛਾ 'ਤੇ ਫੁੱਲ ਚੜਾਉਂਦਿਆਂ 
ਪਰਿਵਾਰ ਨੇ ਮਿ੍‌੍‌ਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਆਦੇਸ਼ 
ਮੈਡੀਕਲ ਕਾਲਜ ਨੂੰ ਪ੍ਰਦਾਨ ਕੀਤਾ ਸੀ ।ਬਾਪੂ ਬਲਵੰਤ ਸਿੰਘ 
ਜੀ ਦੀ ਮ੍ਰਿਤਕ ਦੇਹ ਨੂੰ ਐਤਿਮ ਵਿਦਾਇਗੀ ਦੇਣ ਤੋਂ ਪਹਿਲਾਂ 
ਤਰਕਸ਼ੀਲ ਜੋਨ ਬਠਿੰਡਾ ਦੇ ਆਗੂ ਰਾਮ ਸਿੰਘ ਨਿਰਮਾਣ ਚੁੱਘੇ 
ਕਲਾਂ ਨੇ ਸਮੂਹ ਹਾਜਰੀਨ ਨਾਲ ਸਰੀਰ ਪ੍ਰ ਦਾਨ ਦੀ ਮਹੱਤਤਾ 
ਬਾਰੇ ਗੱਲ ਸਾਂਝੀ ਕੀਤੀ। 

ਬਾਪੂ ਜੀ ਦਾ ਮ੍ਰਿਤਕ ਸਰੀਰ ਅਨਾਟਮੀ ਵਿਭਾਗ ਦੇ 
ਡਾਕਟਰ ਹਰਸਿਮਰਨ ਜੀਤ ਸਿੰਘ ਜੀ ਨੇ “ਸਰੀਰ ਪ੍ਰਦਾਨੀਆਂ 
ਦੀ ਸਮਾਜ ਨੂੰ ਦੇਣ” ਸਬੈਧੀ ਵਿਚਾਰ ਰੱਖੇ। ਵਿਭਾਗ ਵੱਲੋਂ 
ਬਾਡੀ ਡੋਨੇਸ਼ਨ ਲੈਣ ਸਬੈਧੀ ਇਨਚਾਰਜ ਡਾ. ਨਵਿਤਾ 
ਅਗਰਵਾਲ ਜੀ ਨੇ ਪਰਿਵਾਰ ਅਤੇ ਤਰਕਸ਼ੀਲ ਸੁਸਾਇਟੀ ਪਜਾਬ 
ਸਮੇਤ ਸਾਰੇ ਮੌਜੂਦ ਆਗੂਆਂ ਦਾ ਧੈਨਵਾਦ ਕੀਤਾ ਅਤੇ ਇਕ 
ਪੌਦਾ ਪਰਿਵਾਰ ਨੂੰ ਸਰੀਰ ਪ੍ਰਦਾਨੀ ਦੀ ਯਾਦ ਵਿਚ ਲਾਉਣ 
ਲਈ ਭੇਂਟ ਕਰਦਿਆਂ ਕਿਹਾ ਕਿ “ਤੁਸੀਂ ਮੈਡੀਕਲ ਖੋਜ ਹਿਤ 
ਸਰੀਰ ਪ੍ਰ ਦਾਨ ਦਾ ਫੈਸਲਾ ਕਰਕੇ ਰਵਾਇਤੀ ਢੰਗ ਨਾਲ ਦਾਹ 
ਸੈਸਕਾਰ ਨਾ ਕਰਕੇ ਇੱਕ ਰੱਖ ਨੂੰ ਬਚਾਇਆ ਹੈ ਤੇ ਇਸ ਰੱਖ 


ਲੁਲਾਈਂ - ਅਗਸਤ 2022 48 


ਨੂੰ ਪਾਲ ਕੇ ਤੁਸੀਂ ਪ੍ਰ ਦੂਸ਼ਣ ਰੋਕਣ ਵਿੱਚ ਹੋਰ ਯੋਗਦਾਨ 
ਪਾਓਗੇ ।” ਏਮਜ ਬਠਿੰਡਾ ਵਿੱਚ ਇਸ ਮੌਕੇ ਹੋਰ ਸਟਾਫ਼ ਮੈਂਬਰਜ਼ 
ਤੋਂ ਇਲਾਵਾ ਅਨਾਟਮੀ ਵਿਭਾਗ ਦੇ ਮੁਖੀ ਡਾਕਟਰ ਪੀਤੀ 
ਚੌਧਰੀ ਵੀ ਮੌਜੂਦ ਰਹੇ। - ਰਾਮ ਸਿੰਘ ਨਿਰਮਾਣ 
ਰਾਜਸਥਾਨ ਵਿਚ ਗ੍ੀਜੀ ਤਰਕਸ਼ੀਲਾਂ ਦੀ ਆਵਾਜ 
ਰਾਜਸਥਾਨ ਦੇ ਪਹਾੜੀ ਖੇਤਰ ਦੇ ਜ਼ਿਲ੍ਹੇ ਉਦੇਪੁਰ 
ਵਿਚ ਵਿੱਦਿਆ ਭਵਨ ਟਰੱਸਟ 650 ਏਕੜ ਵਿੱਚ ਫੈਲਿਆ 
ਹੋਇਆ ਹੈ। ਟਰਸਟ ਵੱਲੋਂ ਦੋ ਰਾਜਾਂ ਰਾਜਸਥਾਨ ਅਤੇ 
ਉਤਰਾਖੰਡ ਦੇ 64 ਸਰਕਾਰੀ ਸਕੂਲਾਂ ਦੇ 350 ਬੱਚਿਆਂ ਲਈ 
ਸਮਰ ਕੈਂਪ ਲਾਇਆ ਗਿਆ। ਕੈਂਪ ਵਿੱਚ 12 ਜੂਨ ਨੂੰ ਸਾਮ 4 
ਵਜੇ ਤੋਂ 7? ਵਜੇ ਤੱਕ ਤਰਕਸ਼ੀਲ ਪ੍ਰੋਗਰਾਮ ਦੇਣ ਦਾ ਸੱਦਾ 
ਮਿਲਿਆ। ਤਰਕਸ਼ੀਲ ਸੁਸਾਇਟੀ ਦੇ ਕੌਮੀ ਤੇ ਕੌਮਾਂਤਰੀ ਵਿਭਾਗ 
ਵੱਲੋਂ ਰਾਮ ਕੁਮਾਰ ਪਟਿਆਲਾ ਨੇ ਇਸ ਮੌਕੇ ਵਿਦਿਆਰਥੀਆਂ 
ਨੂੰ ਸੈਥੋਧਨ ਕੀਤਾ। ਉਨ੍ਹਾਂ ਨੇ ਜਾਦੂ ਦੇ ਟਰਿੱਕ ਦਿਖਾਕੇ 
ਵਿਦਿਆਰਥੀਆਂ ਨੂੰ ਐਧ-ਵਿਸ਼ਵਾਸਾਂ ਵਿਰੁੱਧ ਜਾਗਰੂਕ 
ਕੀਤਾ। ਸਮਾਜ ਵਿੱਚ ਫੈਲੇ ਹੋਏ ਵਹਿਮਾਂ-ਭਰਮਾਂ ਦੀ 
ਵਿਆਖਿਆ ਕੀਤੀ। ਕੈਂਪ ਵਿਚ ਸ਼ਾਮਲ ਬੱਚਿਆਂ ਦਾ ਸੋਚਣ 
ਦਾ ਢੰਗ ਕਮਾਲ ਦਾ ਸੀ। ਉਹਨਾਂ ਨੂੰ ਜਾਦੂ ਦੇ ਕਾਫੀ ਟਿ੍‌ਕਾਂ 
ਦਾ ਪਤਾ ਚੱਲ ਗਿਆ। ਅੰਤ ਵਿੱਚ ਬਹੁਤ ਸਾਰੇ 
ਵਿਦਿਆਰਥੀਆਂ ਨੇ ਸਵਾਲ ਪੁੱਛੇ । ਇਹ ਵੀ ਦਿਲਚਸਪ ਗੱਲ 
ਹੈ ਕਿ ਸਵਾਲ-ਜੁਆਬ ਸ਼ੈਸਨ ਵਿੱਚ ਗੱਲ ਅਕਸਰ ਰੱਬ ਦੀ 
ਹੋਂਦ ਅਤੇ ਆਤਮਾ ਬਾਰੇ ਜਰੂਰ ਛਿੜਦੀ ਹੈ। ਰਾਮ ਕੁਮਾਰ ਨੇ 
ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ । ਪ੍ਰੋਗਰਾਮ ਦੇ ਸ਼ੁਰੂ 
ਵਿੱਚ ਕਮਲ ਮਹਿੰਦਰ ਜੀ ਨੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ 
ਹੋਏ ਬੱਚਿਆਂ ਨੂੰ ਪੱਛਿਆ ਕਿ ਕੀ ਛਿੱਕ ਵੱਜਣ ਨਾਲ ਜਾਂ 
ਦਾ ਉੱਤਰ ਸੀ ਕਿ ਅਜਿਹਾ ਕੁਝ ਨਹੀਂ ਹੰਦਾ। ਕੈਂਪ ਦੇ ਕੋ- 
ਆਰਡੀਨੇਟਰ ਅਰੁਣ ਯਾਦਵ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ । 
ਅਤ ਵਿੱਚ ਜਨ-ਜਵਾਰ ਯੂਟਿਊਬ ਚੈਨਲ ਤੋਂ' ਜੈ ਪ੍ਰਕਾਸ਼ ਨੇ 
ਬੱਚਿਆਂ ਨੂੰ ਧਰਮ ਦੀ ਤੋਗ ਵਲਗਣ ਵਿੱਚੋਂ ਨਿਕਲ ਕੇ ਚੰਗੇ 
ਇਨਸਾਨ ਬਣਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਯੂ-ਟਿਊਬ ਚੈਨਲ 
ਲਈ ਪ੍ਰੋਗਰਾਮ ਦੀ ਕਵਰੇਜ ਕੀਤੀ । ਹਿੰਦੀ ਕਿਤਾਬ “ਔਰ ਦੇਵ 
ਵਲੰਟੀਅਰ ਟੀਚਰਾਂ ਨੇ ਖਰੀਦੀਆਂ। ਟਰੱਸਟ ਦੇ ਪ੍ਰਧਾਨ ਅਜੇ 
ਮਹਿਤਾ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਵਾਰ ਵਾਰ ਕਰਨ ਦਾ ਸੱਦਾ 
ਯੂਨੀਵਰਸਿਟੀ ਤੋਂ ਰਿਤਿਕਾ ਆਦਿ ਨੇ ਵੀ ਸੁਆਲ ਪੁੱਛੇ । 
ਪੇਸ਼ਕਸ: ਜਸਵੰਤ ਮੋਹਾਲੀ (ਮੁਖੀ ਕੌਮੀ ਤੇ ਕੌਮਾਂਤਰੀ ਵਿਭਾਗ) 


ਤਰਕਸ਼ੀਲ 


ਆਰਥਿਕ ਸਹਾਇਤਾ 
ਸੁਸਾਇਟੀ ਸਹਾਇਤਾ 
ਡਾ. ਰਜਿੰਦਰ ਪਾਲ ਬਰਨਾਲਾ 
(ਸਰਕਾਰੀ ਨੰਕਰੀ ਤੋ ਸੇਵਾ ਮੁਕਤੀ 'ਤੇ) 
ਮੈਗਜ਼ੀਨ ਸਹਾਇਤਾ 
ਮਾ. ਜਗਦੀਸ਼ ਰਾਏਪੁਰ ਡੱਬਾ 
(ਸਰਕਾਰੀ ਨੌਕਰੀ ਤੋ ਸੇਵਾ ਮੁਕਤੀ 'ਤੇ) 
ਜ਼ੋਨ ਸਹਾਇਤਾ (ਨਵਾਂ ਸ਼ਹਿਰ) 
ਮਾ. ਜਗਦੀਸ਼ ਰਾਏਪੁਰ ਡੱਬਾ 
(ਸਰਕਾਰੀ ਨੌਕਰੀ ਤੋ ਸੇਵਾ ਮੁਕਤੀ 'ਤੇ) 
ਇਕਾਈਆਂ ਨੂੰ ਪ੍ਰਾਪਤ ਆਰਥਿਕ ਸਹਾਇਤਾ 
ਇਕਾਈ ਬਠਿੰਡਾ 
1. ਡਾ. ਬਲਜਿੰਦਰ ਸਿੰਘ ਦੇ ਪਰਿਵਾਰ ਵੱਲੋਂ (ਸਰੀਰ ਪ੍ਰ ਦਾਨੀ 
ਬਲਵੈਤ ਸਿੰਘ ਜੀ ਦੇ ਸਤਿਕਾਰ ਸਮਾਗਮ 'ਤੇ) _1000 
2. ਵਿਪਨ ਕੁਮਾਰ, ਹਿਤੈਸ਼ੀ ਫਾਈਨੈਸ਼ੀਅਲ ਸਰਵਿਸਜ਼, ਪਾਵਰ 


1000 


2000 


2000 


ਹਾਊਸ ਰੋਡ, ਬਠਿੰਡਾ 500 
ਇਕਾਈ ਸੈਗਰੂਰ 

ਰਾਹੁਲਜੀਤ ਸਿੰਘ ਕੈਨੇਡਾ ਵੱਲੋਂ (ਵਿਦਿਆਰਥੀ ਚੇਤਨਾ ਪਰਖ 
ਪਰੀਖਿਆ ਲਈ) 6050 
ਇਕਾਈ ਤਰਨਤਾਰਨ 

ਜਸਵੰਤ ਸਿੰਘ ਪੱਧਰੀ (ਇਕਾਈ ਮੈਂਬਰ) ਵੱਲੋਂ 

ਇਕਾਈ ਨੂੰ ਸਹਾਇਤਾ 5000 
ਜ਼ੋਨ ਨੂੰ ਸਹਾਇਤਾ 5000 
ਇਕਾਈ ਰੋਪੜ 

1. ਸੇਵਾ ਮੁਕਤ ਰੇਂਜ ਅਫ਼ਸਰ ਅਨਿਲ ਕੁਮਾਰ __3100 
2. ਸੈਜੀਵ ਕੁਮਾਰ 5000 
3. ਮਾ. ਹਰਵੀਰ ਗਾਂਧੀ 1000 
4. ਐਕਸੀਅਨ ਇਕਬਾਲ ਬੇਲਾ 2500 
5. ਪਵਨ ਰੱਤੋ 2000 
6. ਮਾ. ਪਰਵਿੰਦਰ 1000 
ਇਕਾਈ ਮਾਨਸਾ 

ਰਾਮਫਲ ਸਿੰਘ ਚੱਕ ਅਲੀਸ਼ੇਰ, ਜ਼ਿਲ੍ਹਾ ਪ੍ਧਾਨ __500 


(ਪੰਜਾਬ ਕਿਸਾਨ ਯੂਨੀਅਨ, ਮਾਨਸਾ) (ਸਤਿਕਾਰਤ ਪਿਤਾ 
ਤੇਜਾ ਸਿੰਘ ਜੀ ਦੀ ਯਾਦ ਵਿੱਚ) 
ਇਕਾਈ ਬੈਗਾ 

ਮਾ. ਜਗਦੀਸ਼ ਰਾਏਪੁਰ ਡੱਬਾ 
(ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ 'ਤੇ) 


2000 


ਜੁਲਾਈ - ਅਗਸ਼ਤ 2022 49 


ਪ੍ਰਤੀਕਰਮ 


੪੨ 


“ਤਰਕਸ਼ੀਲ” ਮੈਗਜ਼ੀਨ ਬਹੁਤ ਵਧੀਆ ਚੱਲ ਰਿਹਾ ਹੈ। 
ਮੈਟਰ ਦੀ ਵੈਨਸਵੇਨਤਾ ਵੀ ਹੈ ਪ੍ਰੰਤੂ ਇਸ ਵਾਰ ਦੇ ਅੰਕ ਮਈ- 
ਜੂਨ 2022 ਵਿੱਚ ਕੁੱਝ ਗੱਲਾਂ ਰੜਕੀਆਂ ਹਨ, ਜਿਨ੍ਹਾਂ ਨੂੰ 
ਆਪ ਦੇ ਧਿਆਨ ਵਿੱਚ ਲਿਆ ਰਿਹਾ ਹਾਂ। ਇਸ ਵਾਰ ਦਾ 
ਕਵਰ ਪੇਜ਼ ਵਧੀਆ ਨਹੀਂ ਲੱਗਾ ਜਿਸ ਵਿੱਚ ਮੈਟਰ ਮੁਤਾਬਿਕ 
ਤਸਵੀਰਾਂ ਦੀ ਚੋਣ ਨਹੀਂ ਹੋਈ । ਹੇਠਲੀ ਤਸਵੀਰ “-ਬਲਡੋਜਰ 
ਵਾਲੀ” ਵੱਡੀ ਹੋਣ ਕਾਰਣ ਅਤੇ ਦੂਜੀਆਂ ਰਵਾਇਤੀ ਜਿਹੀਆਂ 
ਤਸਵੀਰਾਂ ਕਾਰਣ ਇਸ ਦੀ ਦਿੱਖ ਪ੍ਰਭਾਵਸ਼ਾਲੀ ਨਹੀਂ ਬਣੀ। 
ਮੈਗਜ਼ੀਨ ਦੇ ਲੋਗੋ ਵਿੱਚ ਸਪੈਲਿੰਗ ਹੈ 10੧/065ਟ£1 
5051੧ ₹014008 ਜਦ ਕਿ 70੧65%ਟ£। 5%- 
ਟ71% 7014008 ਹੋਣੇ ਚਾਹੀਦੇ ਹਨ। ਕਈ ਅੰਕਾਂ ਤੋੱ 
ਮੈਗਜ਼ੀਨ ਵਿੱਚ ਅਨੁਵਾਦਤ ਮੈਟਰ ਜਿਆਦਾ ਆ ਰਿਹਾ ਹੈ। 
ਚੰਗਾ ਹੋਵੇ ਜੇ ਮੌਲਿਕ ਲੇਖ ਹੋਰ ਵੱਧ ਲੱਗ ਸਕਣ । ਇੱਕ ਮੈਟਰ 
ਐਡੀਟਿੰਗ ਗਲਤੀ ਹੈ ਮਈ ਦਿਵਸ 'ਤੇ” ਹੇਮ ਰਾਜ ਸਟੈਨੋ ਦੇ 
ਲੇਖ ਵਿੱਚ ਸਫਾ ਨੰਬਰ 3 ਦੇ ਅਖੀਰ ਵਿੱਚ .......... ਸਰਮਾਏਦਾਰ 
ਗਈ ਗ.......... ਇਹ ਸ਼ਬਦ ਖਹਾਈ ਗਈ ਆਉਣਾ ਚਾਹੀਦਾ 
ਹੈ। ਅੱਗੇ ਬੂਟਾ ਸਿੰਘ ਵਾਕਫ਼ ਦਾ ਲੇਖ 'ਪ੍ਰਕਾਸ਼ ਪ੍ਰਦੂਸ਼ਣ” ਦੇ 
ਸ਼ੁਰੁਆਤੀ ਸ਼ਬਦ “ਮਨੁੱਖ ਦੇ ਧਰਤੀ 'ਤੇ ਜਨਮ ਵਿਕਾਸ ਦੇ 
ਕਰੋੜਾਂ ਦੌਰਾਨ .......... ਕੀ ਮਨੁੱਖ ਕਰੋੜਾਂ ਸਾਲ 
ਪਹਿਲਾਂ ਪੈਦਾ ਹੋ ਗਿਆ ਸੀ ? ਪਿਛਲੇ ਮਾਰਚ-ਅਪ੍ਰੈਲ ਅੰਕ 
ਵਿੱਚ ਸੁਨਹਿਰੀ ਦੂਰਬੀਨ” ਬੱਚਿਆਂ ਦੇ ਹਾਣ ਦੀ ਨਹੀਂ ਸੀ 
ਵੈਸੇ ਵੀ ਇਹ ਅਨੁਵਾਦਤ ਹੀ ਸੀ। 


[॥ 


--ਹਰਚੰਦ ਭਿੰਡਰ 

“ਅਸੀਂ ਲੋਕ ਹੁਣ ਇਝ ਕਰਨਾ ਵੀ ਸਿੱਖ ਗਏ ਹਾਂ ।” 
“ਸਿੱਖਿਆ ਦਾ ਮਨੋਰਥ ਵਿਰਾਸਤ ਨਾਲ ਜੁੜਨ ਦੇ ਨਾਲ- 
ਨਾਲ ਵਿਰਸੇ 'ਚ ਪਏ ਜਾਤੀਵਾਦ, ਮਰਦ ਪ੍ਰਧਾਨ ਸੋਚ, ਅੰਧ- 
ਵਿਸ਼ਵਾਸ ਅਤੇ ਹੋਰ ਅਜਿਹੇ ਵਰਤਾਰਿਆਂ 'ਤੇ ਪ੍ਰਸ਼ਨ ਪੁੱਛਣ 
ਵਾਲੇ ਵਿਦਿਆਰਥੀ ਪੈਦਾ ਕਰਨਾ ਹੈ।” “ਉਹ ਜਿੰਦਾ ਤਾਂ 
ਬਚ ਗਿਆ ਪਰ ਧਾਤ ਦੇ ਕੁੱਝ ਟੋਟੇ ਉਸਦੀ ਛਾਤੀ ਵਿਚ ਰਹਿ 
ਗਏ । ਧਾਤ ਦੇ ਟੁਕੜਿਆਂ ਦਾ ਸਰੀਰਕ ਦਰਦ ਅਤੇ ਮਾਰੇ ਗਏ 
ਟੱਬਰ ਦਾ ਮਾਨਸਿਕ ਦਰਦ ਉਸ ਨੂੰ ਤੋੜ ਨਹੀਂ ਸਕੇ, ਉਸ ਨੂੰ 
ਤਰਕਸ਼ੀਲ 


ਲੁਲਾਈਂ - ਅਗਸਤ 2022 


ਆਪਣਾ ਫਰਜ਼ ਨਿਭਾਉਣ ਤੋਂ ਮੋੜ ਨਹੀਂ ਸਕੇ।” “ਮੇਰੇ 
ਨਾਸਤਿਕ ਹੋਣ ਵਿਚ ਸਾਹਿਤ ਦਾ ਪ੍ਰਮੁੱਖ ਰੋਲ ਹੈ।” ਸਾਧੂ 
ਬਿਨਿੰਗ ਦੀ ਪ੍ਰਤੀਬਧਤਾ ਅਤੇ ਲਗਨ ਤੋ ਸਦਕੇ ਜਾਣ ਨੂੰ 
ਜੀਅ ਕਰਦਾ ਹੈ। “ਦੁਨੀਆਂ 'ਚ ਪਹਿਲੀ ਵਾਰ ਇਨਸਾਨ ਦੇ 
ਅੰਦਰ ਧੜਕੇਗਾ ਸੂਰ ਦਾ ਦਿਲ /” “ਦੇਸ਼ ਦੇ ਸਭ ਤੋਂ ਵੱਡੇ 
ਚਰਚਿਤ ਡਿਜਾਈਨਰ ਕਹਾਉਂਦੇ ਕੁਣਾਲ ਮਰਚੈਂਟ ਨੇ ਪ੍ਰਧਾਨ 
ਮੰਤਰੀ ਮੋਦੀ ਦੇ ਲਈ ਇੱਕ ਟੇਬਲ ਡਿਜ਼ਾਇਨ ਕਰਨ ਤੋ' ਨਾਂਹ 
ਕਰ ਦਿੱਤੀ।”(ਜ਼ਜ਼ਬੇ ਨੂੰ ਸਲਾਮ)“ਦੁੱਖ ਵੇਲੇ ਉਪਰਾਲੇ, ਸੁੱਖ 
ਵੇਲੇ ਸਾਂਝੀ ਪਹਿਰੇਦਾਰੀ ਤੇ ਹਰ ਵੇਲੇ ਚਿੰਤਨ ” ਅਜਿਹੀ ਹੋਰ 
ਵੀ ਬਹੁਤ ਉਤਸ਼ਾਹ ਜਨਕ ਸਮੱਗਰੀ ਨਾਲ ਭਰਿਆ ਪਿਆ ਹੈ 
ਇਹ ਅੰਕ । ਕਈ ਵਾਰ ਪੜ੍ਹਿਆ, ਕਈ ਵਾਰ ਫਰੋਲਿਆ, ਵਾਰ 
ਵਾਰ ਘੋਖਿਆ, ਪੜਤਾਲਿਆ ਪਰ ਇਸ ਵਿਚ ਕੋਈ ਕਮੀ- 
ਪੇਸ਼ੀ ਨਜ਼ਰ ਨਹੀਂ ਆਈ।ਸੈਪਾਦਕੀ ਸਿਰਫ਼ ਇੱਕ ਪੰਨੇ ਵਾਲੀ 
ਹੋਣੀ ਚਾਹੀਦੀ ਹੈ। ਵਿਦਿਆਰਥੀ ਮੰਚ ਦੇ ਵਿਦਿਆਰਥੀਆਂ 
ਨਾਲ ਗੂੜ੍ਹੀ ਸਾਂਝ ਬਣਾ ਲਈ ਜਾਵੇ ।ਮੈਗਜ਼ੀਨ ਵਿਚ ਪਹਿਲਾਂ 
ਨਾਲੋਂ ਕਾਫੀ ਨਿਖਾਰ ਆਇਆ ਲੱਗਿਆ। ਸ਼ਾਬਾਸ਼। 

-ਅਜੀਤ ਪ੍ਰਦੇਸੀ 

ਸ਼ੋਕ ਮਤਾ 

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਸਰੀਰ ਪ੍ਰਦਾਨੀ 
ਤਰਕਸ਼ੀਲ ਆਗੂ ਦਲੇਲ ਸਿੰਘ (ਇਕਾਈ ਪਟਿਆਲਾ), 
ਸਰੀਰ ਪ੍ਰ ਦਾਨੀ ਬਾਪੂ ਬਲਵੰਤ ਸਿੰਘ ਬਠਿੰਡਾ, ਬਠਿੰਡਾ 
ਜੋਨ ਦੇ ਸੀਨੀਅਰ ਆਗੂ ਬਲਦੇਵ ਸਿੰਘ ਜੀ ਦੀ ਪਤਨੀ ਦੇ 
ਭਰਾ ਲਖਵੀਰ ਸਿੰਘ ਪਟਵਾਰੀ, ਸੂਬੇਦਾਰ ਪੀਤਮ ਸਿੰਘ 
ਕੁਦਰਤਵਾਦੀ (ਰੋਪੜ) ਦੀ ਅਚਨੌਤ ਮੌਤ `ਤੇ ਦੁੱਖ ਦਾ 
ਪ੍ਰਗਟਾਵਾ ਕਰਦੀ ਹੋਈ ਪੀੜਤ ਪਰਿਵਾਰਾਂ ਨਾਲ ਹਮਦਰਦੀ 


ਪ੍ਗਟਾਉਂਦੀ ਹੈ। 
ਇਕਾਈ ਗੁਰੂ ਹਰਸਹਾਏ ਲਈ ਸਹਾਇਤਾ 
ਜਸਵਿੰਦਰ ਸਿੰਘ : 500 ਰਪਏ 
(ਭਤੀਜੇ ਦੇ ਜਨਮ ਦੀ ਖੁਸ਼ੀ ਵਿੱਚ) 
ਮੁਕਤਸਰ ਲੱਖੇਵਾਲੀ ਇਕਾਈ ਲਈ 
ਹਰਪ੍ਰੀਤ ਸਿੰਘ ਮਲੋਟ: 500 ਰੁਪਏ 
(ਸੇਵਾ ਮੁਕਤੀ ਤੇ) 


50 


ਇੱਕ ਰਿਪੋਰਟ 


ਸਲਾਨਾ ਇਕੱਤਰਤਾ 


ਦਿੱਤੇ ।ਬੁਲਾਰਿਆਂ ਵਿੱਚ ਹੋਰਨਾਂ ਤੋਂ ਇਲਾਵਾ ਸੱਤਪਾਲ ਸਲੋਹ, 


ਤਰਕਸ਼ੀਲ ਸੁਸਾਇਟੀ ਪੈਜਾਬ (ਰਜਿ.) ਦੇ ਕੰਮ ਕਾਰ 
ਦੀ ਸਮੀਖਿਆ ਕਰਨ ਤੇ ਵਿਗਿਆਨਕ ਚੇਤਨਾ ਦੇ ਪ੍ਰਚਾਰ 
ਸਲਾਨਾ ਇਕੱਤਰਤਾ ਤਰਕਸ਼ੀਲ ਭਵਨ, ਬਰਨਾਲਾ ਵਿੱਚ ਹੋਈ । 
ਸੁਸਾਇਟੀ ਦੇ ਸੂਬਾ ਜਥੇਬਦਕ ਮੁਖੀ ਹੇਮ ਰਾਜ ਸਟੈਨੋ ਨੇ ਹਾਜ਼ਰ 
'ਤੇ ਚਰਚਾ ਛੇੜੀ । ਉਨ੍ਹਾਂ ਆਖਿਆ ਕਿ ਫਾਸ਼ੀਵਾਦ ਇੱਕ 
ਰੀਭੀਰ ਖਤਰਾ ਬਣ ਕੇ ਸਾਡੇ ਸਾਹਵੇਂ ਆ ਖੜ੍ਹਾ ਹੈ। ਜਿਸਨੂੰ 
ਮਾਤ ਦੇਣ ਲਈ ਵਿਗਿਆਨਕ ਤੇ ਜਮਾਤੀ ਚੇਤਨਾ ਦਾ ਪਸਾਰ 
ਵਕਤ ਦੀ ਅਣਸਰਦੀ ਲੋੜ ਹੈ। ਪਹਿਲੇ ਸੈਸ਼ਨ ਦੀ ਸ਼ੁਰੂਆਤ 
ਤੋਂ ਪਹਿਲਾਂ ਸਾਹਿਤ ਵਿਭਾਗ ਦੇ ਮੁਖੀ ਰਾਜਪਾਲ ਸਿੰਘ ਨੇ 
ਬੁਲਾਰਿਆਂ ਲਈ ਕੁਝ ਨੁਕਤੇ ਸਾਂਝੇ ਕੀਤੇ । 

ਇਕੱਤਰਤਾ ਵਿੱਚ ਇਕਾਈਆਂ ਦੇ ਮੁਖੀਆਂ ਨੇ ਆਪੇ 
ਸਿੰਘ ਦੇ ਸ਼ਹੀਦੀ ਅਤੇ ਜਨਮ ਦਿਨ ਮੌਕੇ ਸਰਗਰਮੀ ਕਰਨ, 
ਨਾਟਕ ਕਰਵਾਉਣ, ਖੂਨਦਾਨ, ਸਰੀਰ-ਪ੍ਰ ਦਾਨ ਕਰਨਾ ਅਤੇ 
ਕੁਝ ਇਕਾਈਆਂ ਵੱਲੋਂ ਮਾਨਸਿਕ ਕੇਸ ਹੱਲ ਕਰਨ ਬਾਰੇ ਨੋਟ 
ਕਰਵਾਇਆ । ਇਕ ਇਕਾਈ ਵੱਲੋਂ ਫਿਲਮ ਬਨਾਉਣ ਅਤੇ ਦੋ 
ਕੁ ਇਕਾਈਆਂ ਵੱਲੋਂ ਲੀਫਲੈੱਟ ਤਿਆਰ ਕਰਕੇ ਵੇਡਣ ਦੇ ਉੱਦਮ 
ਵੀ ਕੀਤੇ ਗਏ । ਆਪਣੇ ਦਾਇਰੇ ਤੋਂ ਬਾਹਰ ਦੇ ਲੋਕਾਂ ਤੱਕ 
ਪਹੁੰਚ ਕਰਨ ਲਈ ਕਾਫਲੇ ਕੱਢਣ, ਬਸਤੀਆਂ ਅਤੇ ਪਿੰਡਾਂ 
ਵਿੱਚ ਤਰਕਸ਼ੀਲ ਪ੍ਰੋਗਰਾਮ ਦੇਣ , ਸਮਾਜ ਨੂੰ ਦਰਪੇਸ਼ ਮਸਲਿਆਂ 
ਜਿਆਦਾ ਸਰਗਰਮੀ ਨਹੀਂ ਹੋਈ। 

ਬੁਲਾਰਿਆਂ ਨੇ ਮੈਗ਼ਜ਼ੀਨ ਦੀ ਗਿਣਤੀ ਵਧਾਉਣ, 
ਤਰਕਸ਼ੀਲ ਲਹਿਰ ਵਿੱਚ ਔਰਤਾਂ ਤੇ ਨੌਜਵਾਨਾਂ ਦੀ ਸ਼ਮੂਲੀਅਤ 
ਲਈ ਸੁਝਾਅ ਵੀ ਰੱਖੇ । ਸਰਗਰਮੀਆਂ ਤੇ ਚੁਣੰਤੀਆਂ ਬਾਰੇ 
ਵਿਸਥਾਰ ਨਾਲ ਚਰਚਾ ਕੀਤੀ ।ਕੁਲਵਿੰਦਰ ਨਗਾਰੀ, ਮਨਜੀਤ 
ਸਿੰਘ ਸ਼ਾਹਕੋਟ, ਰਾਮ ਕੁਮਾਰ ਪਟਿਆਲਾ, ਪਰਮਵੇਦ ਸੈਗਰੂਰ, 
ਅਸ਼ੋਕ ਕੁਮਾਰ ਰੋਪੜ ਤੇ ਅਵਤਾਰ ਬਰਨਾਲਾ ਨੇ ਹਮ-ਖਿਆਲ 
ਅਤੇ ਅਗਾਂਹਵਧੂ ਜਥੇਬੈਦੀਆਂ ਜਿਵੇਂ ਕਿਸਾਨ ਯੂਨੀਅਨਾਂ, 
ਅਧਿਆਪਕ ਯੂਨੀਅਨਾਂ, ਵਿਦਿਆਰਥੀ ਤੇ ਨੌਜਵਾਨ 
ਜਥੇਬੈਦੀਆਂ ਨਾਲ ਸੈਵਾਦ ਰਚਾ ਕੇ ਉਨ੍ਹਾਂ ਨੂੰ ਤਰਕਸ਼ੀਲ 
ਸੋਸਾਇਟੀ ਨਾਲ ਸਹਿਯੋਗ ਕਰਨ ਅਤੇ ਵਿਗਿਆਨਕ ਸੋਚ ਦੇ 
ਫੈਲਾਅ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਨ ਲਈ ਸੁਝਾਅ 


ਤਰਕਸ਼ੀਲ 


ਵਿਸ਼ਵਕਾਂਤ, ਮੁਖਤਿਆਰ ਗੋਪਾਲਪੁਰ, ਜਸਪਾਲ ਬਾਸਰਕੇ, 
ਸੁਰਜੀਤ ਟਿੱਬਾ, ਜੋਗਾ ਸਿੰਘ, ਕੁਲਦੀਪ ਨੈਣੇਵਾਲ, ਜਗਦੀਸ਼ 
ਕਿੱਕਰ ਖੇੜਾ, ਰਾਜਵੈਤ ਬਾਗੜੀਆਂ, ਕੁਲਜੀਤ ਡੰਗਰ ਖੇੜਾ, 
ਬੂਟਾ ਸਿੰਘ ਵਾਕਫ਼ ਤੇ ਸੈਜੀਵ ਬੌਬੀ ਆਦਿ ਤਰਕਸ਼ੀਲ ਆਗੂ 
ਸ਼ਾਮਲ ਸਨ। ਬੁਲਾਰਿਆਂ ਨੇ ਫਾਸ਼ੀਵਾਦ ਦੇ ਵਧ ਰਹੇ ਹੱਲੇ 
ਖਿਲਾਫ਼, ਮਨੁੱਖੀ ਅਧਿਕਾਰ ਕਾਰਕੁੰਨਾਂ ਦੀ ਰਿਹਾਈ ਅਤੇ ਅਜਿਹੇ 
ਹੋਰ ਮੁੱਦਿਆਂ ਬਾਰੇ ਠੋਸ ਸਰਗਰਮੀਆਂ ਉਲੀਕੇ ਜਾਣ ਦੀ ਮੇਗ 
ਕੀਤੀ। ਤਰਕਸ਼ੀਲ ਆਗੂਆਂ ਨੇ ਸਰਕਾਰੀ ਫਾਰਮਾਂ ਵਿੱਚ 
ਨਾਸਤਿਕਾਂ/ਧਰਮ ਰਹਿਤ ਲੋਕਾਂ ਲਈ ਕਾਲਮ ਬਣਾਏ ਜਾਣ 
ਬਾਰੇ ਸੂਬਾ ਕਮੇਟੀ ਨੂੰ ਉਪਰਾਲੇ ਕਰਨ ਤੇ ਪਬਲਿਕ ਹੈਲਥ ਬਿੱਲ 
2022 ਸਬੈਧੀ ਸੂਬਾ ਪੱਧਰੀ ਸੈਮੀਨਾਰ ਕਰਵਾਉਣ ਦੇ ਸੁਝਾਅ 
ਵੀ ਰੱਖੇ। 
ਸਮਾਰੋਹ ਵਿੱਚ ਸੁਖਵਿੰਦਰ ਬਾਗਪਰ, ਰਾਜਪਾਲ ਸਿਘ, 
ਰਾਮ ਸਵਰਨ ਲੱਖੇਵਾਲੀ, ਅਜਾਇਬ ਜਲਾਲਆਣਾ ਤੇ ਡਾ. 
ਮਜੀਦ ਆਜ਼ਾਦ ਆਦਿ ਸੂਬਾਈ ਆਗੂ ਵੀ ਮੌਜੂਦ ਸਨ। ਮੇਚ 
ਸੈਚਾਲਨ ਦੀ ਜਿੰਮੇਵਾਰੀ ਗੁਰਪ੍ਰੀਤ ਸ਼ਹਿਣਾ ਤੇ ਐਡਵੋਕੇਟ 
ਹਰਿਦਰ ਲਾਲੀ ਨੇ ਬਾਖੂਬੀ ਨਿਭਾਈ । 
ਰਹ - ਰਾਮ ਸਵਰਨ ਲੱਖੇਵਾਲੀ 
ਪੰਨਾ 24 ਦਾ ਬਾਕੀ __ਉਹਨਾਂ ਨੇ ਕਿਹਾ: ਆਪਣੇ ਮੁਲਕ 
ਦੇ ਸ਼ਹੀਦਾਂ ਨੂੰ ਕਦੇ ਮਤ ਭੁੱਲੋ' ਜਿਹਨਾਂ ਨੇ ਦੇਸ਼ ਦੀ ਸ਼ਾਨ ਦੀ 
ਖ਼ਾਤਰ ਦੇਸ਼ ਦੇ ਐਦਰ ਅਤੇ ਬਾਹਰ ਆਪਣੀ ਜਾਨ ਕੁਰਬਾਨ 
ਕੀਤੀ । ਉਹਨਾਂ ਦੇ ਨਕਸ਼ੇ-ਕਦਮ 'ਤੇ ਚੱਲੋਂ ਕਿਉਂਕਿ ਸ਼ਹੀਦਾਂ 
ਦੀਆਂ ਕੁਰਬਾਨੀਆਂ ਕੰਮ ਦੇ ਚੰਗੇ ਜੀਵਨ ਦਾ ਆਧਾਰ ਬਣਦੀਆਂ 
ਹਨ। 
ਇਸ ਤੋਂ ਬਾਅਦ ਉਹਨਾਂ ਦੇ ਸਵਾਗਤ ਸਮਾਰੋਹਾਂ ਦਾ 
ਲੰਬਾ ਸਿਲਸਿਲਾ ਚੱਲਿਆ। ਪੰਜਾਬ/ਦੇਸ਼ ਨੇ ਉਹਨਾਂ ਨੂੰ 
ਸਿਰ, ਅੱਖਾਂ 'ਤੇ ਬਿਠਾਇਆ । ਦੇਸ਼ ਵੰਡਿਆ ਜਾ ਚੁੱਕਾ ਸੀ। 
ਇਸ ਵੰਡ ਨੇ ਉਹਨਾਂ ਨੂੰ ਮਾਨਸਿਕ, ਸਰੀਰਕ ਤੌਰ 'ਤੇ ਤੋੜ 
ਦਿੱਤਾ। ਉਹਨਾਂ ਵਿਚ ਜਿਉਣ ਦੀ ਇੱਛਾ ਖਤਮ ਹੋ ਚੁੱਕੀ 
ਸੀ। ਇਹੀ ਮਾਨਸਿਕ ਸੱਟ ਉਹਨਾਂ ਦੀ ਮੌਤ ਦਾ ਕਾਰਣ 
ਬਣੀ। ਅਤੇ ਉਹਨਾਂ ਦੇ ਜੀਵਨ ਅਧਿਆਇ ਦਾ ਹਮੇਸ਼ਾ ਲਈ 
ਅਤ ਹੋ ਗਿਆ। 
ਪ੍ਸਿੱਧ ਇਤਿਹਾਸਕਾਰ ( ਕਾਨਪੁਰ) 99845 47222 
ਪੰਜਾਬੀ ਅਨੁਵਾਦ: ਬਲਬੀਰ ਲੰਗੋਵਾਲ 


ਲੁਲਾਈਂ - ਅਗਸਤ 2022 51 


ਆਖਰੀ ਪੰਨਾ 


ਰਿਸ਼ਤਿਆਂ ਦੀ ਬਾਤ 


ਅਸੀਂ ਸਾਰੇ ਰਿਸ਼ਤਿਆਂ ਵਿਚ ਬੱਝੇ ਹਾਂ । ਰਿਸ਼ਤਾ ਭਾਵੇਂ 
ਖੂਨ ਦਾ ਹੋਵੇ ਜਾਂ ਸਮਾਜਕ । ਸਭ ਨਾਲ ਤੁਹਾਡਾ ਨਾਤਾ ਹੈ- 
ਤੁਹਾਡਾ ਡਾਕਟਰ, ਬੱਚਿਆਂ ਦੇ ਸਕੂਲ ਟੀਚਰ, ਉਨ੍ਹਾਂ ਨੂੰ 
ਸਕੂਲ ਛੱਡਣ ਵਾਲਾ, ਰਿਕਸ਼ੇਵਾਲਾ, ਦੁਕਾਨਦਾਰ ਆਦਿ। 
ਉੱਝ ਤਾਂ ਹਰ ਇਕ ਇਨਸਾਨ ਨਾਲ, ਜੀਵ ਨਾਲ ਏਥੋਂ ਤੱਕ 
ਕਿ ਕੁਦਰਤ ਨਾਲ ਤੁਸੀਂ ਰਿਸ਼ਤੇ ਵਿਚ ਬੱਝੇ ਹੋਏ ਹੋ। ਕਿਹਾ 
ਜਾਂਦਾ ਹੈ ਕਿ ਪੁਰਾਣੇ ਸਮਿਆਂ ਵਿਚ ਰਿਸ਼ਤੇ ਨਿੱਘੇ ਹੁੰਦੇ ਸਨ। 
ਹੁਣ ਡਾਕਟਰ ਤੋ ਇਲਾਜ ਵੀ ਕਰਾ ਰਹੇ ਹੁੰਦੇ ਹਾਂ ਤੇ ਲਾਲਚ 
ਵੱਸ ਉਸਦੇ ਇਲਾਜ ਲਮਕਾਈ ਜਾਣ, ਫਾਲਤੂ ਟੈਸਟ ਲਿਖੀ 
ਜਾਣ ਦਾ ਤੌਖਲਾ ਵੀ ਬਣਿਆਂ ਰਹਿੰਦਾ ਹੈ। ਸਕੂਲ, ਕਾਲਜ 
ਯੂਨੀਵਰਸਿਟੀਆਂ “ਸਿਖਣ ਲਈ ਆਓ, ਸੇਵਾ ਲਈ ਜਾਓ” 
ਦੀ ਥਾਂ “ਫੀਸਾਂ ਲੈ ਕੇ ਆਓ, ਸਰਟੀਫਿਕੇਟ ਲੈ ਕੇ ਜਾਓ, 
ਮਿਲਦੀ ਹੈ ਤਾਂ ਬਾਜ਼ਾਰ ਵਿਚ ਨੌਕਰੀ ਪਾਓ” ਵਾਲੀਆਂ 
ਦੁਕਾਨਾਂ ਬਣ ਚੁੱਕੀਆਂ ਹਨ। ਰਾਤ ਨੂੰ ਕੋਈ ਲੋੜਵੰਦ ਬਣਕੇ 
ਤੁਹਾਨੂੰ ਰੋਕਦਾ ਹੈ , ਤੁਸੀਂ ਇਨਸਾਨੀ ਰਿਸ਼ਤੇ ਨਾਤੇ ਸਹਾਇਤਾ 
ਲਈ ਰੁਕਦੇ ਹੋ ਤੇ ਖ਼ੁਦ ਹੀ ਲੱਟੇ ਜਾਂਦੇ ਹੋ। ਜਦੋਂ ਸਮਾਜ ਦਾ 
ਹਰ ਰਿਸ਼ਤਾ ਗਰਜਾਂ ਨਾਲ ਬੱਝਾ ਹੈ ਤਾਂ ਖੂਨ ਦੇ ਰਿਸ਼ਤਿਆਂ ਨੇ 
ਕਿਵੇਂ ਬਚਣਾ ਸੀ ? ਆਧੁਨਿਕ ਸਮਿਆਂ ਵਿਚ ਇਨ੍ਹਾਂ ਰਿਸ਼ਤਿਆਂ 
ਵਿਚ ਵੀ ਬੇਯਕੀਨੀ ਤੇ ਦਿਖਾਵਾ ਵਧ ਗਿਆ ਹੈ। 

ਦਿੱਲੀਓ' ਮੜਦਿਆਂ ਟੈਕਸੀ ਵਾਲੇ ਨੇ ਨਾਸ਼ਤੇ ਲਈ 
ਸੁਖਦੇਵ ਢਾਬੇ `ਤੇ ਗੱਡੀ ਰੋਕ ਲਈ। ਨੇੜੇ ਵਾਲੇ ਮੇਜ ਕੁਰਸੀਆਂ 
`ਤੇ ਦੋ ਤਿੰਨ ਪ੍ਰਵਾਰ ਉੱਚੀ-ਉੱਚੀ ਗੱਲਾਂ ਕਰ ਰਹੇ ਸਨ । ਉਹ 
ਕਿਸੇ ਰਿਸ਼ਤੇਦਾਰ ਦੇ ਵਿਆਹ ਤੋਂ ਮੁੜੇ ਸਨ। ਉਨ੍ਹਾਂ ਦੀਆਂ 
ਗੱਲਾਂ ਵਿੱਚ ਵਿਆਹ ਅਜੇ ਵੀ ਚੱਲ ਰਿਹਾ ਸੀ। ਸ਼ਗਨਾਂ, 
ਕਰਦਿਆਂ ਉਨ੍ਹਾਂ ਦੇ ਚਿਹਰੇ ਭਖੇ ਹੋਏ ਸਨ । ਚੁਗਲੀਆਂ ਹਮੇਸ਼ਾਂ 
ਹੀ ਸੁਆਦਲੀਆਂ ਹੁੰਦੀਆਂ ਹਨ। ਸੁਚੇਤ ਯਤਨਾਂ ਨਾਲ ਇਨ੍ਹਾਂ 
ਦਾ ਬਦਲ ਲੱਭਣਾ ਪੈਂਦਾ ਹੈ। ਮੱਧ ਵਰਗ ਦਾ ਵੱਡਾ ਹਿੱਸਾ 
ਕਲਾ, ਸਾਹਿਤ, ਤੇ ਸੁਹਜ ਸਲੀਕੇ ਦੀ ਥਾਂ ਦਿਖਾਵੇ, ਈਰਖਾ 
ਤੇ ਨਿੰਦਾ ਦਾ ਰਸ ਮਾਣ ਰਿਹਾ ਹੈ। ਨਾਸ਼ਤੇ ਤੋ ਵਿਹਲੇ ਹੋ ਕੇ 
ਅਸੀਂ ਆਪਣੇ ਸ਼ਹਿਰ ਵੱਲ ਚੱਲ ਪਏ। ਮੈਂ ਇਨ੍ਹਾਂ ਨਿਰਾਰਥਕ 
ਪੜ੍ਹਣੀ ਸ਼ੁਰੂ ਕਰ ਦਿੱਤੀ ਜੋ ਮੈਂ ਸਫ਼ਰ ਵਿਚ ਪੜ੍ਹਦਾ ਆ ਰਿਹਾ 
ਸੀ। ਸਬੱਬ ਨਾਲ ਇਹ ਵੀ ਰਿਸ਼ਤਿਆਂ ਦੀ ਬਾਤ ਪਾਉਂਦੀ ਸੀ। 
ਤਰਕਸ਼ੀਲ 


। 

ਫਾਂਸੀ ਤੋਂ ਪਹਿਲਾਂ ਭਗਤ ਸਿੰਘ ਦਾ ਜੇਲ੍ਹ ਸਮਾਂ।ਸੁਣੇਂ- “ਇਕ 
ਦਿਨ ਬਾਬਾ ਸੋਹਣ ਸਿਘ ਭਕਨਾ ਨੇ ਪੁੱਛਿਆ, “ਭਗਤ ਸਿਆਂ 
ਤੇਰੇ ਕੋਈ ਰਿਸ਼ਤੇਦਾਰ ਨਹੀਂ ਮਿਲਣ ਆਏ ?” ਵਿਦਵਾਨ ਭਗਤ 
ਸਿੰਘ ਦਾ ਉਤਰ ਬਹੁਤ ਖੂਬਸੂਰਤ ਸੀ- “ਬਾਬਾ ਜੀ ਸਾਡੇ ਦੇਸ਼ 
ਵਿੱਚ ਮਨੁੱਖ ਆਮ ਤੌਰ 'ਤੇ ਪਰਿਵਾਰ ਵਿੱਚ ਜਿਉਂਦਾ ਹੈ, 
ਇਸ ਤੋਂ ਅੱਗੇ ਉਹ ਆਪਣੀ ਜਾਤ ਬਰਾਦਰੀ, ਵਪਾਰ, ਰਜ਼ਗਾਰ 
ਵਿੱਚ ਜਿਉਂਦਾ ਹੈ । ਪਰ ਬਾਬਾ ਜੀ ਮੇਰਾ ਰਿਸ਼ਤਾ ਤਾਂ ਸ਼ਹੀਦਾਂ 
ਨਾਲ ਹੈ ਜਿਵੇਂ ਖੁਦੀ ਰਾਮ ਬੋਸ ਤੇ ਕਰਤਾਰ ਸਿਘ ਸਰਾਭਾ। 
ਦੂਜਾ ਰਿਸ਼ਤਾ ਤੁਹਾਡੇ ਵਰਗਿਆਂ ਨਾਲ ਹੈ, ਜਿਨ੍ਹਾਂ ਸਾਨੂੰ 
ਪ੍ਰਣਾ ਦਿੱਤੀ, ਕਾਲ ਕੋਠੜੀਆਂ ਵਿੱਚ ਪਸੀਨਾ ਵਹਾਇਆ। 
ਤੀਜੇ ਰਿਸ਼ਤੇਦਾਰ ਉਹ ਹੋਣਗੇ ਜੋ ਇਸ ਤਿਆਰ ਕੀਤੀ ਹੋਈ 
ਜਮੀਨ ਵਿੱਚ ਨਵੀਂ ਪੀੜ੍ਹੀ ਦੇ ਮੋਡੇ ਕੁੜੀਆਂ ਪੈਦਾ ਹੋਣਗੇ। 
ਇਨਕਲਾਬੀਆਂ ਦੇ ਮਿਸ਼ਨ ਨੂੰ ਅੱਗੇ ਲਿਜਾਣਗੇ। ਇਨ੍ਹਾਂ ਤੋਂ 
ਬਿਨ੍ਹਾਂ ਕੌਣ ਹੈ ਮੇਰਾ ਰਿਸ਼ਤੇਦਾਰ ?” 

ਕੀ ਭਗਤ ਸਿਘ ਦੇ “ਤੀਜੇ ਰਿਸ਼ਤੇਦਾਰ” ਅਸੀਂ ਹੀ ਨਹੀਂ' ਹਾਂ ? 
ਤੇ ਉਸ ਮਿਸ਼ਨ ਦਾ ਕੀ ਬਣਿਆਂ ? ਹੁਣ ਹਾਲਾਤ ਭਗਤ ਸਿੰਘ 
ਦੇ ਸਮਿਆਂ ਵਾਲੇ ਨਹੀਂ। ਓਦੋਂ ਦੁਸ਼ਮਣ ਪ੍ਰਤੱਖ ਸੀ। ਹੁਣ 
ਮਸਲਾ ਗੁੰਝਲਦਾਰ ਹੈ । ਸਰਕਾਰ ਤੇ ਲੋਕਾਂ ਦਾ ਰਿਸ਼ਤਾ ਕੀ ਹੈ ? 
ਸਰਕਾਰ ਸੇਵਕ ਹੈ ਕਿ ਸੱਤਾ ਹੈ? 80 ਕਰੋੜ ਜਨਤਾ ਨੂੰ 
ਮੁਫ਼ਤ ਅਨਾਜ ਦਿੰਦੀ ਹੈ ਤਾਂ 'ਸੇਵਕ” ਹੀ ਜਾਪਦੀ ਹੈ ਤੇ 
ਕਈਆਂ ਨੂੰ ਮਾਈ-ਬਾਪ ਵੀ। ਅਡਾਨੀ ਇੱਕ ਘੰਟੇ ਵਿੱਚ 75 
ਕਰੋੜ “ਕਮਾਉਂਦਾ” ਹੈ। ਆਖਰ ਇਹ ਹੈ ਕਿਸਦੀ ? ਸਰਕਾਰ 
ਦਾ ਰਿਸ਼ਤਾ ਤਾਂ ਲੋਕਾਂ ਨਾਲ ਹੈ ਪਰ ਸਕੀ ਇਹ ਪੂਜੀਪਤੀਆਂ 
ਦੀ ਹੈ। ਲੋਕਾਂ ਨੂੰ ਇਸਨੇ ਕੀ ਦਿੱਤਾ-ਗਨ ਕਲਚਰ, ਨਸ਼ੇ, 
ਫਿਰਕਾਪ੍ਸਤੀ ਦਾ ਜਹਿਰ ਤੇ ਹੱਕ ਮੋਗੇ ਤਾਂ ਡਾਂਗਾਂ। ਇੱਕ 
ਰਿਸ਼ਤਾ ਬਾਬੇ ਨੇ ਪੰਣਪਾਣੀ ਨਾਲ ਵੀ ਸਾਡਾ ਦੱਸਿਆ ਸੀ- 
ਹਵਾ, ਪਾਣੀ ਤੇ ਧਰਤੀ ਸਾਡੇ ਪਾਲਣਹਾਰ ਹਨ। ਗਰਜਾਂ ਨੇ 
ਜਿਓਣ ਦੇ ਇਸ ਮੂਲ ਅਧਾਰ ਨੂੰ ਵੀ ਜ਼ਹਿਰਾਂ ਨਾਲ ਭਰ 
ਦਿੱਤਾ। ਪਾਸ਼ ਇੱਕ ਜਗਹ ਲਿਖਦਾ ਹੈ- “ਬੂਟਾ ਸਿੰਘ ਸਾਦ 
ਨੇ ਪਿੱਛੇ ਜਿਹੇ ਫਿਲਮ “ਧਰਤੀ ਸਾਡੀ ਮਾਂ” ਬਣਾ ਲਈ, ਕੱਲ੍ਹ 
ਨੂੰ ਧਰਤੀ ਸਾਡੀ ਭੂਆ ਬਣ ਸਕਦੀ ਹੈ। ਪਰ ਕਾਸ਼ ਕਦੇ ਇਹ 
ਮਨੁੱਖਾਂ ਦੇ ਰਹਿਣ ਲਈ ਥਾਂ ਬਣ ਸਕੇ ” ਜੇ ਸੋਚ ਦਾ ਅਕਲ 
ਤੇ ਤਰਕ ਨਾਲ ਰਿਸ਼ਤਾ ਬਣ ਜਾਵੇ ਤਾਂ ਸਾਰੇ ਰਿਸ਼ਤਿਆਂ ਦੇ 
ਬਚਣ ਦੀਆਂ ਵੱਡੀਆਂ ਸੈਭਾਵਨਾਵਾਂ ਹਨ । 


ਲੁਲਾਈਂ - ਅਗਸਤ 2022 52 


ਉੱਘੇ ਲੋਕ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦਾ ਪਤਲੀਘਰ 
ਤੱਕ ਰੈਗ ਮੇਚ ਦਾ ਕੇਂਦਰ ਰਿਹਾ ਜਿੱਥੋਂ ਰੋਗ ਮੇਚ ਦੇ ਉਸ ਨਾਇਕ ਨੇ ਨਾਟ ਲੇ 
ਕਲਾ ਨਾਲ ਜ਼ਿੰਦਗੀ ਤੇ ਸਮਾਜ ਨੂੰ ਬਦਲਣ ਲਈ ਨਾਟਕ ਨੂੰ ਦੇਸ਼ ("ਹਉ 
ਵਿਦੇਸ਼ ਤੱਕ ਪੁਜਦਾ ਕੀਤਾ। ਉਨ੍ਹਾਂ ਦੇ ਸਦਾ ਲਈ ਤੁਰ ਜਾਣ ਤ ਬਾਅਦ ਰੰ... ੪. 
ਸਾਂਝੇ ਪਰਿਵਾਰ ਨੇ ਉਸ ਵਿਰਾਸਤੀ ਘਰ ਨੂੰ ਗੁਰੂ ਖਾਲਸਾ ਪਬਲਿਕ ਡ 
ਲਾਇਬਰੇਰੀ ਵਿੱਚ ਤਬਦੀਲ ਕਰ ਦਿੱਤਾ। ਮਈ 2022 ਵਿੱਚ ਆਪਣੇ 
ਆਪ ਨੂੰ ਇਸ ਵਿਰਾਸਤੀ ਘਰ ਦੇ ਕਥਿਤ ਮਾਲਕ ਕਹਾਉਣ ਵਾਲਿਆਂ 
ਨੇ ਢਾਹੁਣ ਦੇ ਮਨਸ਼ੇ ਨਾਲ ਐਦਰਲੇ ਲੱਕੜ ਦੇ ਸਮਾਨ ਨੂੰ ਉਖੋੜਨਾ ਸ਼ੁਰੂ ਕੀਤਾ ਤਾਂ ਲੋਕ ਪੱਖੀ ਸੈਸਥਾਵਾਂ ਦੀ ਪਹਿਲਕਦਮੀ 'ਤੇ 
ਮਿਉਂਸਪਲ ਪ੍ਰਸ਼ਾਸਨ ਨੇ ਇਸ ਜਗ੍ਹਾ ਨੂੰ ਝਗੜੇ ਵਾਲੀ ਕਰਾਰ ਦੇ ਕੇ ਢਾਹੁਣ 'ਤੇ ਰੋਕ ਲਗਾਈ। ਅਮ੍ਰਿਤਸਰ ਦੀਆਂ ਲੋਕ ਪੱਖੀ 
ਸਾਹਿਤਕ, ਸਭਿਆਚਾਰਕ ਤੇ ਰੋਗ ਮੇਚ ਖ਼ੇਤਰ ਦੀਆਂ ਸੈਸਥਾਵਾਂ ਨੇ 'ਗ਼ਰਸ਼ਰਨ ਸਿੰਘ ਵਿਰਾਸਤ ਸੈਭਾਲ ਕਮੇਟੀ' ਬਣਾ ਕੇ 
ਪ੍ਸ਼ਾਸਨ/ਸਰਕਾਰ ਤੋਂ ਮੋਗ ਕੀਤੀ ਹੈ ਕਿ ਸਰਕਾਰ ਗੁਰੂ ਖਾਲਸਾ ਨਿਵਾਸ ਨੂੰ ਆਪਣੇ ਅਧਿਕਾਰ ਹੇਠ ਲੈ ਕੇ ਵਿਰਾਸਤੀ ਤੇ 
ਇਤਿਹਾਸਕ ਮਹੱਤਤਾ ਵਾਲੇ ਘਰ ਨੂੰ ਵਿਰਾਸਤ ਸੈਭਾਲ ਕਮੇਟੀ/ਟਰੱਸਟ ਨੂੰ ਸੌਂਪ ਤਾਂ ਜੋ ਰੈਗ ਮੇਚ ਦੇ ਚਾਨਣ ਨੂੰ ਦੇਸ਼ ਦੁਨੀਆਂ 
ਵਿੱਚ ਪਹੋਚਾਉਣ ਵਾਲੇ ਇਸ ਘਰ ਦੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭਿਆ ਜਾ ਸਕੇ। ਰੈਗ ਮੇਚ ਦੀ 
ਅਲਖ ਨੂੰ ਜਗਦਾ ਮਘਦਾ ਰੱਖਣ ਲਈ ਅਸੀਂ ਵਿਰਾਸਤ ਸੈਭਾਲ ਕਮਟੀ ਨਾਲ ਖੜ੍ਹੇ ਹਾਂ। 
ਚਾਨਣ ₹ਲ ਜਾਂਦਾਂ ਰਾਹ. 


ਗਿ ਕਿ ਗਲੀ ਅਨ ਗਿਲਾਨੀ ਜਲਾਇਆ ਲਾ 


' ੩ 
ਡਾ 


੧੧ 


6 ਮ# 
> 


੮ 


ਸਿਹਰਾ ਪੁਸਤਕਾਂ ਨੂੰ ਦਿੰਦਾ ਹੈ। ਪੁਸਤਕ ਸਾਥ ਗਿਆਨ, ਸੁਹਜ ਤੇ ਸੁਪਨ ਪ੍ਰਵਾਜ਼ ਦਾ ਇੰ“ 
ਭੇਡਾਰ ਹੈ। ਇਹ ਰਾਹ ਦਰਸਾਵਾ ਹੈ ਤੇ ਜਿਦਗੀ ਦੇ ਮਾਣ ਦਾ ਹਾਸਲ । ਇਸ ਲਈ ਗਰਕੀ ੨ 
ਪੁਸਤਕਾਂ ਨੂੰ ਮਨੁੱਖ ਦੀਆਂ ਸਭ ਤੇਂ ਚੈਗੀਆਂ ਦੋਸਤ ਆਖਦਾ ਹੈ। $ ਦਾ 
ਇਹ ਸੌ ਫੀਸਦੀ ਸਾਖਰ ਕੇਰਲਾ ਪ੍ਰਾਂਤ ਦੀ ਜਿਲ੍ਹਾ ਲਾਇਬਰੇਰੀ ਦੀ ਇਮਾਰਤ ਹੈ। ਡੰਡੀ 
ਹੋਰਨਾਂ ਰਾਜਾਂ ਲਈ ਸਬਕ ਤੇ ਪ੍ਰੇਰਨਾ ਸੋਤ। 
ਜਿੱਥੇ ਪੁਸਤਕਾਂ ਦਾ ਸੈਗ ਮਾਣਿਆ ਜਾਂਦਾ ਹੈ, ਉੱਥੇ ਜ਼ਿੰਦਗੀ ਦਾ ਅਨੂਠਾ ਰੈਗ 
ਹੈ।ਕਲਾ ਨਾਲ ਜ਼ਿੰਦਗੀ ਦੀ ਬਿਹਤਰੀ ਵੱਲ ਜਾਂਦਾ ਰਾਹ ਪੁਸਤਕ ਸਾਥ ਚੋਂ ਨਿਕਲਦਾ ਹੈ। 


(0 


ਭ੧੫ ਤਤ ਦਕਿਰ= 


ਮੇ ਲਈ ਮਨੁੱਖ ਤੋਂ ਪਹੇ ਵਿਚਾਰਾਂ ਦੀ ਕੋਈ ਹੋਂਦ ਨਹੀਂ ਹ। ਮਰੇ ਲਈ ਮਨੁੱਖ ਤੇ ਬੇਵਲ ਮਨੁਖ ਹੀ 
ਚੀਜ਼ਾਂ ਤੇ ਵਿਚਾਰਾਂ ਦਾ ਨਿਰਮਾਤਾ ਹੈ।ਉਹੀ ਹੈ ਜੋ ਸਾਰੇ ਚਮਤਕਾਰ” ਕਰਦਾ ਹੈ ਅਤੇ ਉਹੀ ਕੁਦਰਤ 
ਦੀਆਂ ਸਾਰੀਆਂ ਤਾਕਤਾਂ ਦਾ ਹੋਣ ਵਾਲਾ 'ਮਾਲਕ' ਹੈ।ਸਾਡੇ ਇਸ ਸੈਸਾਰ ਵਿੱਚ ਜੋ ਕੁਝ ਸਭ ਤੋ' 
ਸੋਹਣਾ ਹੈ ਉਸਦੀ ਉਸਾਰੀ ਮਨੁੱਖੀ ਕਿਰਤ ਨੇ ਤੇ ਉਸਦੇ ਕੁਸ਼ਲ ਹੱਥਾਂ ਨੇ ਹੀ ਕੀਤੀ ਹੈ ਅਤੇ ਸਾਡੀ 
ਸੋਚ ਤੇ ਵਿਚਾਰ ਕਿਰਤ ਦੀ ਪੁਕਿਰਿਆ 'ਚੋਂ ਹੀ ਨਿਕਲਦੇ ਹਨ। 
ਜੇਕਰ 'ਪਵਿੱਤਰ` ਚੀਜ ਦੀ ਚਰਚਾ ਲਾਜ਼ਮੀ ਹੀ ਹੈ ਤਾਂ ਮੈਂ ਕਹਾਂਗਾ ਕਿ ਇਹ ਮਨੁੱਖ 
ਦੀ ਆਪਣੇ-ਆਪ ਤੋਂ ਅਸੰਤੁਸ਼ਟੀ ਹੈ, ਉਸਦੀ ਬੇਹਤਰ ਬਣਨ ਦੀ ਤਾਂਘ ਹੈ।ਜ਼ਿਦਗੀ ਦੀ ਸਾਰੀ 
ਹਾਂ। ਈਰਖਾ, ਲਾਲਚ, ਜੁਰਮ, ਰੋਗ, ਜੋਗ ਤੇ ਦੁਨੀਆਂ ਦੇ ਲੋਕਾਂ ਵਿਚਲੀ ਦੁਸ਼ਮਣੀ ਦਾ ਐਤ 
ਕਰਨ ਦੀ ਉਸਦੀ ਇੱਛਾ ਅਤੇ ਉਸਦੀ ਕਿਰਤ ਨੂੰ ਮੈਂ ਪਵਿੱਤਰ ਮੈਨਦਾ ਹਾਂ। 


ਰਜਿ. ਨੰ. >01੪>004/2000/05393 


| 006016€0 00356 ।€(0/। 6 : 806 ੮9571 


81751ਟਟ। (੧੧0੬6 136੦) 


1ਗ੧5੧੬੦। 318੪3, 1੧5੧੯ 61੦08, 
$31101੦3 8੧ "੩55, 8&੧੧48-148101 
੮951 30੧ ੯੦. 55 
੮1. 01679-241466, ੨੪॥. 98769 53561 
।੪੬॥ : #%-(305੬੩ਵ.੦0 
€-੧੩॥ : ।65੦60੦੬07੧8।.੦੦੧ 


